ਸ਼ਮਸ਼ੇਰ ਸਿੰਘ ਅਸ਼ੋਕ -- 


ਪੰਜਾਬੀ ਵਿਚ ਸ਼ਬਦ-ਸਿਰਜਨ ਦੀ ਸਮੱਸਿਆ 


(੧) 

ਕਿਸੇ ਵੀ ਬੋਲੀ ਵਿਚ, ਜਿਸ ਨੇ ਸਾਹਿੱਤਕ ਪਿੜ ਮੱਲਣਾ ਹੋਵੇ, ਸ਼ਬਦ- 
ਸਿਰਜਨ ਦੀ ਸਮੱਸਿਆ ਇਕ ਖਾਸ ਮਹਾਨਤਾ ਰਖਦੀ ਹੈ । ਸਾਡੀ ਮਾਤ-ਭਾਸ਼ਾ 
ਪੰਜਾਬੀ ਨੇ ਸਾਹਿੱਤਕ ਮੰਜ਼ਲ ਪਰ ਅਪੜਨ _ਲਈ ਅਜੇ ਥੋੜੀਆਂ ਹੀ ਉਲਾਂਘਾਂ 
ਪੁੱਟੀਆਂ ਹਨ, ਤੇ ਇਹ, ਦੇਸ਼ ਆਜ਼ਾਦ ਹੋਣ ਤੇ, ਭਾਰਤੀ ਸੈਵਿਧਾਨ ਦੇ ਅਨੁਸਾਰ ਰਾਜ- 
ਭਾਸ਼ਾ ਬਣਨ ਕਰਕੇ ਇਥੋਂ ਦੀਆਂ ੧੪ ਜ਼ਬਾਨਾਂ ਵਿਚ ਬੜਾ ਮੁਮਤਾਜ਼ ਦਰਜਾ ਰਖਦੀ 
ਹੈ, ਇਸ ਲਈ ਇਸ ਸੈਬੋਧ ਵਿਚ ਇਹ ਸਮੱਸਿਆ ਰੋਰ ਵੀ ਅਹਿਮੀਅਤ ਰਖਦੀ 
ਹੈ । ਪ੍ਰਾਚੀਨ ਸ਼ਬਦ-ਸ਼ਾਸਤ੍ਰਕਾਰਾਂ ਨੇ ਸ਼ਬਦ-ਸਿਰਜਨ ਦੀ ਸਮੱਸਿਆ ਨੂੰ ਵਿਗਿਆਨਕ 
ਢੇਗ ਨਾਲ ਹੱਲ ਕਰਣ ਲਈ ਪਹਿਲਾਂ ਹਰੇਕ ਅੱਖਰ ਤੇ ਸ਼ਬਦ ਨੂੰ ਸਾਰਥਕ ਮੰਨ ਕੇ 
ਬ੍ਰਹਮ ਰੂਪ” ਕਲਪਿਆ ਹੈ ਤੇ ਫੇਰ ਉਸ ਦੀ ਉਪਯੋਗਤਾ ਅਥਵਾ ਅਰਥ-ਸ਼ਕਤੀ ਦਾ ਵਿਧੀ 
ਪੂਰਵਕ ਵਿਵੇਚਨ ਕੀਤਾ ਹੈ । ਵੇਦ, ਬ੍ਰਾਹਮਣ ਆਦਿ ਗ੍ਰੰਥ ਤਾਂ ਅੱਖਰ ਅਤੇ ਸਬਦ ਨੂੰ 
ਨਾ ਕੇਫ਼ਲ ਬ੍ਰਹਮ ਰੂਪ ਹੀ ਮੰਨਦੇ ਹਨ, ਸਗੋ ਇਨ੍ਹਾਂ ਤੋਂ ਉਪਜੀ ਵਾਕ-ਸਕੁਤੀ ਨੂੰ 
ਉਹ ਇਸ ਸੈਸਾਰ ਦੀ ਉਤਪੱਤੀ ਦਾ ਮੂਲ ਕਾਰਣ ਵੀ ਮੰਨਦੇ ਹਨ । ਇਸੇ ਕਰਕੇ ਕਿਸੇ 
ਸ਼ਬਦ-ਅੱਖਰ ਦੇ ਅਨੇਕ ਰੂਪਾਂ ਵਿਚ ਵਰਤੀਣ ਤੋਂ ਪਹਿਲਾਂ ਉਸ ਦੇ ਮੁੱਢ ਨੂੰ ਪਛਾਣਨਾ 
ਸਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ..! 

ਪ੍ਰਾਚੀਨ ਰਿਸ਼ੀ-ਵਿਦਵਾਨਾਂ ਦੇ ਕਥਨ ਅਨੁਸਾਰ ਇਹ ਕੇਵਲ ਸ਼ਬਦ-ਸ਼ਕਤੀ 
ਹੀ ਹੈ, ਜਿਸ ਨੇ ਅਨੇਕ ਰੂਪ ਧਾਰ ਕੇ ਅਤੇ ਬਹੁ-ਰੂਪ ਰੋਗਾਂ ਵਿਚ ਵਰਤ ਕੇ ਸਾਰੇ 
ਵਿਸ਼ਹ ਨੂੰ ਏਕਤਾ ਦੇ ਸੂਤ੍ਰ ਵਿਚ ਪਰੋ ਰਖਿਆ ਹੈ । ਆਚਾਰਯ ਯਾਸਕ ਨੇ ਇਸੇ ਲਈ 
ਨਿਰੁਕਤ ਵਿਚ ਸ਼ਬਦ ਦੀ ਬੜੀ ਮਹਿਮਾ ਲਿਖੀ ਹੈ ਤੇ ਮਹਾਭਾਸ਼ਜ-ਕਾਰ ਪਤਜਲੀ ਨੇ, 
ਤਾਂ ਸ਼ਬਦ-ਸ਼ਾਸ਼ਤ੍ਰ ਨੂੰ ਇਕ ਵੱਖਰਾ ਦਾਰਸ਼ਨਿਕ ਰੂਪ ਹੀ ਦੇ ਦਿੱਤਾ ਹੈ । ਸੈਸਕ੍ਰਿਤ 


# ਅਖਰ ਨਾਨਕ ਅਖਿਓ ਆ੫ । ਲਹੈ ਕ਼ਾਂਤਿ ਹੋਵੈ ਜਿਸੁ ਦਾਤ । 
(ਵਾਰ ਮਾਝ ਸ: ੧) 


੨11 58000 28011 510) ੍ €08//___ _______।81008151003/600113.£01। 


੭ &>' ਵੇ. ੫" ' "੦੦ ' _੩.॥'#ਖਰਇ ੮ ਦਾ.  ਪੋਲਲਾ= 9੧੫ ਅੰ", ਦਲ ਚੂੰ ੪ ੪੨ ੨ 7... ...। (. ; >. 


ਵਿਆਕਰਣ ਵਿਚ ਸ਼ਕਤੀ-ਵਾਦ ਤੇ ਵਯੁਤਪੱਤੀਵਾਦ ਇਸੇ ਗੈਭੀਰ ਵਿਚਾਰਕ ਦ੍ਰਿਸ਼ਟੀ- 
ਕੌਣ ਦੀ ਉਪਜ ਹਨ । ਸਿੱਖ ਗੁਰੂਆਂ ਨੇ ਵੀ ਆਪਣੀ ਬਾਣੀ ਵਿਚ, ਜਿਵੇ ਕਿ ਉਸ 
ਦਾ ਪਾਠ ਕਰਨ ਤੌ ਪਤਾ ਲੱਗਦਾ ਹੈ, ਸ਼ਬਦ-ਸ਼ਕਤੀ ਨੂੰ ਵਿਸ਼-ਕਲਯਾਣ ਦਾ ਮੁੱਢ 
ਤੇਂ ਆਤਮਿਕ ਬਲ ਦਾ ਸੋਮਾ ਸਮਝ ਕੇ ਇਸ ਦੀ ਸਿਫ਼ਤ-ਸਲਾਹੁ ਕੀਤੀ ਹੈ । ਇਸ 
ਸੈਖਧ ਵਿਚ ਗੁਰਬਾਣੀ ਦੇ ਕੁਝ ਕੁ ਉਦਾਹਰਣ ਇਹ ਹਨ -- 


੧. ਸਬਦੁ ਗੁਰੂ ਸੁਰਤਿ ਧੁਨਿ ਚੇਲਾ । ” 
(ਰਾਮਕਲੀ, ਸਿਧ ਗੌਸਟਿ, ਮ: ੧) 
੨. ਸਬਦੁ ਸੁਰਤਿ ਬਿਨ ਆਈਐ ਜਾਈਐ । (ਮਾਰੂ ਮਹਲਾ ੧) 
੩. ਸਬਦੁ ਚੀਨਿ ਤਿਖ ਉਤਰੈ ਮੈਨਿ ਲੈ ਰਜਾਇ । 
(ਸਲੌਕ ਵਾਰਾਂ ਤੇ ਵਧੀਕ ਮਹਲਾ ੩) 
੪. ਸਬਦੇ ਸੇਵੇ ਸੋ ਜਨੁ ਧ੍ਰਾਪੈ । (ਮਾਰੂ ਮਹਲਾ ੩) 
੫. ਸਬਦੁ ਨ ਜਾਣਹਿ ਸੇ ਐਨੇ ਬੋਲੇ, ਸੇ ਕਿਤ ਆਏ ਸੈਸਾਰਾ । 
ਰ੍‌ (ਸੋਰਠਿ ਮਹਲਾ ੩) 
੬- ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ । 
ਰ੍ (ਸਲੋਕ ਮਹਲਾ ੫) ਨ 
ਗਤ ਸਬੋਧ ਵਿਚ ਲੌਕਿਕ ਹਵਾਲੇ, ਜੋ ਅਖਾਣਾਂ ਦੇ ਰੂਪ ਵਿਚ 
ਸ਼ਬਵ-ਸ਼ਕਤੀ ਦੀ ਮਹਿਮਾ ਦਸਦੇ ਹੋਏ ਸਾਨੂੰ ਪੇਂਡੂ ਲੋਕਾਂ ਪਾਸੋਂ ਮਿਲਦੇ ਹਨ, ਜਿਵੇ” :- 
___ ੧. ਗੱਲ ਕਹਿੰਦੀ ਹੈ, ਤੂੰ ਮੈਨੂੰ ਜ਼ਰਾ ਮੂੰਹੋਂ ਕਢ, ਫੇਰ ਵੇਖ ਮੈ ਕੀ ਸੁਆਦ 
ਦਿਖਾਉਂਦੀ ਹਾਂ । 
੨- ਕਰਿਆੜ-ਪੁਤ੍ਰ ਪਹਿਲਾਂ ਗੱਲ ਕਰਨੀ ਸਿਖਦੈ, ਤੇ ਫੇਰ _ਘਰ ਥੀ' 
ਨਿਕਲ ਵੈ ਦੈ । 


1 ( ੨ ) 
ਸ਼ਬਦ, ਜਿਨ੍ਹਾਂ ਦੀ ਏਨੀ ਮਹਿਮਾ ਕੀਤੀ ਗਈ ਹੈ, ਬੋਲੀ ਦੇ ਨੁਕਤਾ-ਨਿਗਾਹ 
ਡੰ`_ਚਾਰ ਪ੍ਰਕਾਰ ਦੇ ਹਨ-- (੧) ਤਤਸਮ, (੨) ਤਦਭਵ, (੩) ਦੇਸ਼ੀ ਅਤੇ 
(8) ਵਿਦੇਸ਼ੀ । ਤੇ ਵਿਆਕਰਣ ਦੇ ਪਹਿਲੂ ਤੋਂ ਯਾਸਕ ਦੇ ਮਤ ਅਨੁਸਾਰ ਸ਼ਬਦਾਂ ਦੀ 
ਵੱਡ ਇਹ ਹੈ-- (੧) ਨਾਮ, (੨) ਆਖਯਾਤ (ਕ੍ਰਿਆ), (੩) ਉਪਸਰਗ (ਆਦਿ 
ਮਾਤ੍ਰਾਂ) ਅਤੇ (੪) ਨਿਪਾਤ (ਅਵਯਯ) । ਇਸੇ ਕਰ ਕੇ ਯਾਸਕ ਨੇ ਨਿਰੁਕਤ ਦੇ ਮੁੱਢ 
ਵਿਚ “ਨਾਮਾਖਜਾਤੇ' ਅਤੇ “ਉਪਸਰਗ ਨਿਪਾਤਾ : '' ਲਿਖ ਕੇ ਇਨ੍ਹਾਂ ਸ਼ਬਦਾਂ ਨੂੰ 


੦੫ ਲਗ - “ਪਨ ਲਾ. 


੨ 


੨11 58004 4801 2110 21 €03/_ ___ ੧811018/16003/6001181.601। 


--- ਅਲ ==== << = 


211 5810000 2801 50੧0੧ 0। €0%79 


ਦੋ ਦੋ ਦਰਦੁ ਸਮਾਸਾਂ ਦੇ ਜੁੱਟ ਵਿਚ ਜੋੜ ਦਿੱਤਾ ਹੈ । ਕਾਰਣ ਇਸ ਜੁਟਬਦੀ ਦਾ ਬਹੁਤਾ 

ਹੋ ਹੈ ਕਿ ਨਾਮ ਅਤੇ ਆਖਯਾਤ (ਕ੍ਰਿਆ) ਪਰਸਪਰ ਸਹਿਯੋਗੀ ਹਨ, ਕਿਉਂਕਿ 
ਇਨ੍ਹਾਂ ਵਿਚੋਂ ਕਿਸੇ ਇਕ ਦੀ ਵਰਤੋ“ ਨਾਲ ਕੋਈ ਵੀ ਗੱਲ ਪੂਰੀ ਨਹੀਂ' ਹੁੰਦੀ, ਤੋ 
ਜੇ ਦੋਵੇ' ਸ਼ਬਦ ਮੋਢੇ ਨਾਲ ਮੋਢਾ ਡਾਹ ਕੇ ਜੁੜਨ ਤਦ ਹੀ ਕੋਈ ਵਾਕ ਪੂਰਾ 
ਬਣਦਾ ਹੈ । ਇਸੇ ਤਰ੍ਹਾਂ ਇਸ ਤੋ” ਅੱਗੇ, ਜਿਵੇ ਕਿ ਨਿਰੁਕਤਕਾਰ ਦਾ ਕਥਨ ਹੈ, 
ਇਨ੍ਹਾਂ ਸ਼ਬਦਾਂ ਨਾਲ ਉਪਸਰਗ (ਆਦਿ ਮਾਤ੍ਰਾਂ) ਤੇ ਨਿਪਾਤ (ਅਵਯਯ) ਜੁੜ ਕੇ ਪੁਰੇ 
ਅਰਥ-ਭਾਵ ਦਾ ਬੋਧਨ ਕਰਦੇ ਹਨ ਜਿਸ ਕਰ ਕੇ ਕ੍ਰਮ-ਅਨੁਸਾਰ ਇਨ੍ਹਾਂ ਸ਼ਬਦਾਂ ਦਾ 
ਦਰਜਾ ਇਕ ਦੂਜੇ ਤੋ ਬਾਦ ਰੱਖਿਆ ਗਇਆ ਹੈ । 


ਯਾਸਕ ਨੇ ਨਿਰੁਕਤ ਵਿਚ ਭਾਵੇਂ ਪਹਿਲਾਂ ਨਾਮ ਨੂੰ ਆਖਯਾਤ (ਕ੍ਰਿਆ) ਦੇ 
ਮੁਕਾਬਲੇ ਤੇ ਅੱਵਲ ਦਰਜੇ ਉਤੇ ਰੱਖਿਆ ਹੈ, ਪਰ ਥੋੜਾ ਕੁ ਅੱਗੇ ਜਾ ਕੇ ਹੀ ਇਹ 
ਕਹਿ ਕੇ ਕਿ ਨਾਮ ਦੀ ਆਖਯਾਤ (ਕ੍ਰਿਆ) ਤੋ" ਬਿਨਾ ਕੋਈ ਮਹਾਨਤਾ ਨਹੀਂ ਹੈ, 
ਅਚਾਣਕ ਲਾੜੇ ਲਾੜੀ ਵਾਂਗੂ ਦੋਹਾਂ ਦੇ ਖਾਰੇ ਬਦਲ ਦਿੱਤੇ ਹਨ । ਕਾਰਣ ਇਸ ਦਾ 
ਯਾਸਕ ਨੇ ਇਹੋ ਦੱਸਿਆ ਹੈ ਕਿ ਆਖਯਾਤ (ਕ੍ਰਿਆ) ਵਿਚ ਕਿਸੇ ਨ ਕਿਸੇ ਭਾਵ ਦੀ 
ਪ੍ਰਧਾਨਤ' ਹੁੰਦੀ ਹੈ ਤੇ ਨਾਮ ਨੂੰ ਦੂਵਜ ਨਾਲ ਸੈਬੋਧਿਤ ਹੋਣ ਕਰ ਕੇ ਹਮੇਸ਼ਾ ਆਖਯਾਤ 
(ਕ੍ਰਿਆ) ਦੇ ਅਧੀਨ ਹੋ ਕੇ ਚੱਲਣਾ ਪੈ'ਦਾ ਹੈ, ਇਸ ਲਈ ਨਾਮ ਸੁਤੇਤ੍ਰ ਨਹੀਂ, ਸਗੀਂ 
ਪਰਤੀਤ੍ਰ ਹੈ, ਜਿਵੇਂ-“ਰਾਮ ਜਾਂਦਾ ਹੈ । ਰਾਮ ਰੋਟੀ ਖਾਂਦਾ ਹੈ। ਵਿਚ 'ਜਾਣਾ' ਤੇ 'ਖਾਣਾਂ 
ਕ੍ਰਿਆਵਾਂ ਵੱਖੋ ਵੱਖ ਵਪਾਰ ਦੀਆਂ ਸੂਚਕ ਹਨ । ਇਕੱਲੇ “ਰਾਮ' ਤੋਂ, ਜੇ ਏਥੇ 
ਉਸ ਨਾਲ ਕ੍ਰਿਆ ਦਾ ਸੈਬੈਧ ਨਾ ਹੋਵੇ, ਨਾ ਤਾਂ ਜਾਣਾ ਹੀ ਸੈਭਵ ਹੈ ਤੇ ਨਾ ਹੀ ਖਾਣਾ । 
ਇਸ ਤਰ੍ਹਾਂ ਨਾਮ ਆਖਯਾਤ ਭਾਵ ਕ੍ਰਿਆ ਅਗੇ ਨਮਦਾ ਅਥਵਾ ਨਿਉੱਦਾ ਹੈ, ਇਸ 
ਲਈ ਉਸ ਦੀ 'ਨਾਮ' ਸੈਗਤਾ ਹੈ । ਕ੍ਰਿਆ ਤੋ` ਇਲਾਵਾ ਨਾਮ ਦੀ ਸਹਾਇਤਾ ਲਈ 
ਉਪਸਰਗ ਤੇ ਨਿਪਾਤ (ਅਵਯਯ), ਜੋ ਇਕ ਪ੍ਰਕਾਰ ਦੇ ਹੱਥ ਬੱਧੇ ਗ਼ੁਲਾਮ ਹਨ, 
ਹਮੇਸ਼ਾ ਤਤਪਰ ਰਹਿੰਦੇ ਹਨ ਤੇ ਵਾਕ-ਰਚਨਾ ਵਿਚ ਅੱਠ _ਵਿਭਕਤੀਆਂ ਜਾਂ 
ਕਾਰਕ ਨਾਮ ਦੇ ਅਨੁਸਾਰੀ ਹੋ ਕੇ ਕੰਮ ਕਰਦੇ ਹਨ । ਇਸ ਹਾਲ਼ਤ ਵਿਚ ਵੀ 
ਨਾਮ ਭਾਵੇ ਕਰਤਾ ਦੇ ਫ਼ਰਜ਼ ਭੁਗਤਾਉ'ਦਾ ਹੈ, ਪਰ ਉਹ ਸਦਾ ਆਖਯਾਤ (ਕ੍ਰਿਆ) 
ਦੇ ਅਧੀਨ ਹੀ ਰਹਿੰਦਾ ਹੈ । ਇਸਤਰ੍ਹਾਂ ਇਸ ਧਨ-ਪਿਰ ਦੇ ਮੋਲ ਨਾਲ ਸਾਰੀ ਵਾਕ- 
ਰਚਨਾ ਮੁਕੇਮਲ ਹੈਦੀ ਹੈ । 


(੩) 
ਹਰ ਤਰ੍ਹਾਂ ਦੇ ਸ਼ਬਦ, ਚਾਹੇ ਉਹ ਇਕਹਿਰੇ ਹੋਣ ਜਾਂ ਸਮਾਸੀ ਜਿਵੇ ਕਿ 
ਪਹਿਲਾਂ ਇਸ਼ਾਰੇ ਵਜੋ ਦੱਸਿਆ ਗਿਆ ਹੈ, ਆਪੋ ਆਪਣੇ ਵਿੱਤ ਮੂਜਬ ਸਾਰਥਕ 
ਹੀ ਹੁੰਦੇ ਹਨ, ਤੇ ਉਨ੍ਹਾਂ ਦੇ ਅਰਥ ਵੀ ਕਈ ਵੇਰ ਇਕ ਨਾ ਰਹਿਕੇ ਵੱਖ ਵੱਖ 


੨ 


1੧3।੧011£॥0੨੧6018.60।) 


ਵਿਸ਼ਿਆਂ ਦੀ ਵਰਤੋ" ਅਨੁਸਾਰ ਅਨੇਕ ਬਣ ਜਾਂਦੇ ਹਨ । ਭਰਤ੍ਰੀ ਹਰੀ ਦੇ ਕਥਨ 
ਅਨੁਸਾਰ ਸੈਸਾਰ ਦਾ ਸਾਰਾ ਹੀ ਗਿਆਨ ਚੂੰਕਿ ਸ਼ਬਦ ਮੂਲ ਹੈ ਤੇ ਉਹ ਗਿਆਨ 
ਬਹੁਪੱਖੀ ਹੈ, ਇਸ ਲਈ ਇਕੋ ਸ਼ਬਦ ਦੇ ਅਰਥ ਕਿਤੇ ਕੁਝ ਹੋਰ ਹੁੰਦੇ ਹਨ ਤੇ ਕਿਸੇ 
ਹੋਰ ਥਾਵੇ“ ਕੁਝ ਹੋਰ । ਸ੍ਰੀ ਕਪਿਲ ਦੇਵ ਦ੍ਰਿਵੇਦੀ ਨੇ 'ਅਰਥ ਵਿਗਯਾਨ ਔਰ 
ਵਯਾਕਰਣ' ਨਾਮੀ ਪੁਸਤਕ ਵਿਚ ਸ਼ਬਦ-ਅਰਥ ਦੀਆਂ ਮੁਖ ਚਾਰ ਕਿਸਮਾਂ ਲਿਖੀਆਂ 
ਹਨ-- (੧) ਜਾਤੀ ਵਾਚਕ, (੨) ਗੁਣ ਵਾਚਕ, (੩) ਕ੍ਰਿਆ ਵਾਚਕ ਅਤੇ (੪) 
ਦਵਜ ਵਾਚਕ । ਪ੍ਰਾਚੀਨ ਸਮੇਂ ਦੇ ਪ੍ਰ.ਮੱਧ ਸ਼ਬਦ ਵਿਗਿਆਨੀ ਭਰਤ੍ਰੀ ਹਰੀ_ਨੇ 
ਵਾਕਯ ਪ੍ਰਦੀਪ ਵਿਚ , ਅਰਥ ਨਿਰਾਕਾਰ ਹੈ, ਅਰਥ ਸਾਕਾਰ ਹੈ' ਆਦਿ ਵਾਕ ਕਹਿਕੇ 
ਅਰਥ ਸਾਧਨ ਦੇ ੧੨ ਭੇਦ ਅਤੇ _ਪੁਣਯਰਾਜ ਨੇ ਵਸਤੁ _ਮਾਤ੍ਰ, ਅਵਿਧੇਯ 
ਸ਼ਾਸਤ੍ਰੀਯ, ਰੀ ਮੁਖਯ ਆਦਿ ੧੮ ,ਪ੍ਰਕਾਰ ਦੇ ਅਰਥ-ਭੇਦ ਦੱਸੇ ਹਨ, ਪਰ 
ਜੇ ਇਸ ਫੈਲਾਉ ਨੂੰ ਇਕ ਪਾਸੇ ਰੱਖ ਕੇ ਕੁਝ ਬਾਰੀਕੀ ਨਾਲ ਦੇਖਿਆ ਜਾਵੇ 
ਤਾਂ ਅਰਥ-ਸਾਧਨ ਦੀਆਂ ਕੇਵਲ ਤਿਨ ਕਿਸਮਾਂ ਹੀ ਬਾਕੀ ਰਹਿ ਜਾਂਦੀਆਂ ਹਨ-- 
(੧) ਸਾਧਾਰਣ ਅਥਵਾ ਲੌਕਿਕ, (੨) ਗੂੜ੍ਹ ਅਰਥ, ਜੋ ਸ਼ਬਦਾਂ ਦੀ ਵਤੁਤਪੱਤੀ ਅਥਵਾ 
ਚੀਰ ਫਾੜ ਦੱਸਕੇ ਸ਼ਾਸਤ੍ਰ ਦੀ ,ਰੋਤੀ ਅਨੁਸਾਰ ਕੀਤਾ ਜਾਵੇ ਅਤੇ (੩) ਕਾਲਪਨਿਕ 
ਅਰਥ । ਇਹ ਤਿੰਨੇ ਹੀ ਅਰਥ-ਸਾਧਨ, ਜਿਨ੍ਹਾਂ ਦਾ ਕੁਝ ਕੁ ਵੇਰਵਾ ਅੱਗੇ ਜਾ ਕੇ 
ਦਿੱਤਾ ਜਾਵੇਗਾ, ਕ੍ਰਮ ਅਨੁਸਾਰ ਸਰਲ, ਕਠਿਨ ਅਤੇ ਰੂਢ ਨਾਮਕ ਤਿੰਨ _ਦਰਜਿਆਂ 
ਨਾਲ ਸੈਬਧ ਰਖਦੇ ਹਨ । ਅੰਤਲੇ ਕਲਪਨਾ ਪ੍ਰਸੂਤ ਸ਼ਬਦ-ਅਰਥਾਂ ਵਿੱਚ, ਸਾਡੀਆਂ 
ਨਵੀਆਂ ਪੁਰਾਣੀਆ ਸੈਕੇਤਾਵਲੀਆਂ ਵੀ, ਜਿਨ੍ਹਾਂ ਨੂੰ ਅਸੀ” ਟਰ੍ਮਜ਼ “1ਫ0੩' ਦਾ 
ਨਾਮ ਦਿੰਦੇ ਹਾਂ, ਆ ਜਾਂਦੀਆਂ ਹਨ । ਸੈਸਕ੍ਰਿਤ ਵਿਚ ਇਨ੍ਹਾਂ ਨੂੰ ਪ੍ਰਤਿਗਯਾ ਗਯਾਪਿਤ 
ਅਰਥ ਕਿਹਾ ਜਾਂਦਾ ਹੈ । 

_ਸ਼ਬਦ-ਅਰਥ ਦੀਆਂ _ਅੱਗੇ ਚੱਲ ਕੇ _ਅਰਥ-ਭੇਦ ਤੋਂ ਬਿਨਾ ਤਿੰਨ 
ਮੰਜ਼ਲਾਂ ਹੋਰ ਹਨ-- (੧) ਅਰਥ-ਵਿਕਾਸ, (੨) ਅਰਥ-ਵਿਸਤਾਰ ਅਤੇ (੩) ਅਰਥ- 
ਸੈਕੌਚ । ਸ੍ਰੀ ਕਪਿਲ ਦੇਵ ਦ੍ਰਿਵੇਦੀ ਨੇ ਆਪਣੀ ਪੁਸਤਕ 'ਅਰਥ-ਵਿਗਯਾਨ ਔਰ 
ਵਯਾਕਰਣ ਦਰਸ਼ਨ ਵਿਚ ਇਨ੍ਹਾਂ ਉਤੇ ਬੜੀ ਚੈਗੀ ਰੌਸ਼ਨੀ ਪਾਈ ਹੈ ਤੇ ਦੱਸਿਆ 
ਹੈ ਕਿ ਕਈ ਸ਼ਬਦਾਂ ਦੇ ਅਰਥ ਹਮੇਸ਼ਾ ਸਥਿਰ ਨਹੀ ਰਹਿੰਦੇ । ਸੈਸਕ੍ਰਿਤ ਵਿਚ 
'ਗੋ ਸ਼ਬਦ ਗਮ੍‌ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਫਿਰਨਾ, ਤੁਰਨਾ ਜਾਂ 
ਜਾਣਾ, ਜਿਸ ਕਰਕੇ ਵੈਦਿਕ ਜ਼ਮਾਨੇ ਵਿਚ ਪ੍ਰਿਥਵੀ, ਸੂਰਜ-ਚੋਦ ਦੀਆਂ ਕਿਰਨਾਂ 
ਆਦਿ ਲਈ ਇਹ ਸ਼ਬਦ ਆਮ ਵਰਤਿਆ ਜਾਂਦਾ ਸੀ, ਪਰ ਪਿਛੋ ਗੋ (ਗਉ) 
ਨਾਮੀ ਜਾਨਵਰ ਦੇ ਨਾਂ ਨਾਲ ਹੀ ਇਹ ਸ਼ਬਦ ਖਾਸ ਤੌਰ ਤੇ ਰੂਢ ਹੋ ਗਿਆ । ਅੱਜ 
ਕਲ ਪ੍ਰਿਥਵੀ, ਸੂਰਜ-ਚੌਦ੍‌ ਦੀਆਂ ਕਿਰਨਾਂ ਆਦਿ ਨੂੰ ਗੋ-(ਗਉ) ਸ਼ਬਦ ਨਾਲ ਕੋਈ 
ਚੇਤੇ ਨਹੀਂ ਕਰਦਾ, ਸਗੋ ਸਭ ਲੋਕੀ" ਗਊ ਨੂੰ ਹੀ ਗਊ ਕਹਿੰਦੇ ਹਨ । ਇਸੇ 


8 


੧(3010181ਇ॥0੫੧॥60118.੦0।। 


5੨।1 53000 4800 50101 4। ੬4099 


ਤਰ੍ਹਾਂ ਪਹਿਲੇ ਪਹਿਲ ਪਸ਼ੂ ਸ਼ਬਦ ਦੀ ਵਰਤੋ ਪੁਰਸ਼, ਅਗਨੀ, ਵਾਯੂ, ਸੂਰਜ, 
ਆਤਮਾ, _ਜਜਮਾਨ, ਅੰਨ ਆਦਿ ਦੇ ਅਰਥਾਂ ਵਿਚ ਕੀਤੀ ਜਾਂਦੀ ਸੀ । ਸ਼ਿਵ ਜੀ 
ਚੂਕਿ ਬਹੁਤ ਸਾਰੇ ਭਗਤ ਪੁਰਸ਼ਾਂ ਦੇ ਸ੍ਰਾਮੀ ਸਨ, ਇਸ ਲਈ ਉਹ ਪਸ਼ੂਹ-ਪਤੀ ਨਾਥ 
ਕਹੇ ਜਾਂਦੇ ਹਨ, ਪਰ ਪਿੱਛੋਂ ਇਸ ਸ਼ਬਦ ਦੇ ਅਰਥ ਸਮੇ ਦੇ ਫੇਰ ਨਾਲ ਸ਼ਿਵ ਭੋਲੇ 
ਨਾਥ ਦੇ ਦੇਖਦਿਆਂ ਦੇਖਦਿਆਂ ਹੀ ਅਜਿਹੇ ਬਦਲੇ ਕਿ ਇਹ ਸ਼ਬਦ ਕੇਵਲ ਚੁਪਾਏ 
ਜਾਨਵਰਾਂ ਦੇ ਨਾਂ ਨਾਲ ਹੀ ਰੂਢ ਹੋ ਗਿਆ । ਹੁਣ ਮਨੁੱਖ ਪਸ਼ੂ ਨਹੀਂ, ਸਗੋ 
ਗਉਆਂ, ਮੱਝਾਂ, ਉਠ ਆਦਿ ਜਾਨਵਰ ਹੀ ਪਸ਼ੂ ਹਨ । ਇਸੇ ਤਰ੍ਹਾਂ ਢੱਕ (ਪਲਾਹ) 
ਦੇ ਫੁੱਲ ਕੇਸੂ ਕਿਵੇਂ ਬਣ ਗਏ, ਇਹ ਕਿੱਸਾ ਵੀ ਬੜਾ ਦਿਲਚਸਪ ਹੈ । ਵੈਦਿਕ 
ਜ਼ਮਾਨੇ ਵਿਚ ਕਿਸੇ ਆਰ੍ਯ ਮਹਾਂਪੁਰਸ਼ ਨੇ, ਜਦ ਕਿ ਉਹ ਮੱਧ ਏਸ਼ੀਆ ਵਿਚੋ ਅਜੇ 
ਸ਼ਾਇਦ ਨਵੇ' ਨਵੇਂ ਹੀ ਆਏ ਸਨ, ਢੱਕ ਦੇ ਫੁੱਲ ਖਿੜੇ ਦੇਖ ਕੇ ਕਿਹਾ, “ਕਿੰ 
ਸਕੋ ਨ ?' ਕੀ ਏਥੇ ਤੋਤਾ ਤਾਂ ਨਹੀਂ ਹੈ । ਬੱਸ, ਇਸੇ ਤੋ ਸੈਸਕ੍ਰਿਤ ਦਾ 'ਕਿੰਸ਼ੂਕ 
ਸਬਦ ਬਣ ਗਿਆ, ਜਿਸ ਦਾ ਅਪਕ੍ਰੈਸ਼ ਕੇਸੂ ਸ਼ਬਦ ਹੁਣ ਸਾਡੇ ਸਾਹਿੱਤ ਵਿਚ ਮੌਜੂਦ 
ਹੈ । ਏਥੇ ਹੀ ਬੱਸ ਨਹੀਂ', ਸੈਸਕ੍ਰਿਤ ਦੇ 'ਬੋੱਧ ਸ਼ਬਦ ਦਾ ਅਰਥ ਹੈ, ਬੁੱਧ ਦਾ ਚੇਲਾ, 
ਪਰ ਸਾਡੇ ਮਹਾਂਕਵੀ ਭਾਈ ਵੀਰ ਸਿੰਘ ਨੇ ਰਾਣਾ ਸੂਰਤ ਸਿੰਘ ਵਿਚ 'ਬੌਧ ਰਿਖੀ 
ਜਦ ਸੀਗ ਧਰਮ ਪ੍ਰਚਾਰਿਆ” ਕਹਿ ਕੇ ਇਸ ਨੂੰ ਬੁੱਧ ਦੇ ਨਾਂ ਨਾਲ ਰੂਢ ਕਰ ਦਿੱਤਾ 
ਹੈ ਤੇ ਏਕਣ ਹੀ ਹਿੰਦੀ ਵਿੱਚੋ” ਆਏ 'ਵਿਖੇ' ਸ਼ਬਦ ਨੂੰ “ਮਾਨੋ ਕਰ ਇਸਨਾਨ ਪਾਰੇ 
ਸਰ ਵਿਖੇ ਲਿਖ ਕੇ 'ਵਿਚ' ਦਾ ਪ੍ਰਯਾਯਵਾਚੀ ਬਣਾ ਦਿਤਾ ਹੈ । ਇਹ ਸ਼ਬਦ 
ਹੁਣ ਸਚ ਮੁੱਚ ਇਸੇ ਅਰਥ _ਵਿਚ ਵਰਤਿਆ ਜਾਂਦਾ ਹੈ । ਇਹ ਹੈ ਸ਼ਬਦਾਂ 
ਦੇ ਅਰਥ-ਵਿਕਾਸ ਦੀ ਪਹਿਲੀ ਮੈਜ਼ਲ, ਜਿਥੇ ਅੱਪੜ ਕੇ ਉਹ ਸ਼ਬਦ ਜੋ ਪਹਿਲਾਂ 
ਕਿਸੇ ਹੋਰ ਅਰਥ ਵਿੱਚ, ਵਰਤੇ ਜਾਂਦੇ ਹਨ, ਫੇਰ ਹੋਰਥੇ ਰੂਢ ਹੋ ਕੇ ਕੋਈ ਹੋਰ ਹੀ 
ਅਰਥ-ਭਾਵ ਧਾਰਣ ਕਰ ਲੈਦੇ ਹਨ । 
(੪) 

ਸ਼ਬਦਾਂ ਦੇ ਅਰਥ-ਵਿਕਾਸ ਤੇ _ਅਰਥ-ਵਿਸਤਾਰ ਨੂੰ ਜੋ ਰਤਾ ਹੋਰ ਵੀ 
ਨੇੜਿਓ' ਹੋ ਕੇ ਦੇਖੀਏ ਤਾਂ ਇਕ ਸ਼ਬਦ ਦੇ ਅਨੇਕ ਅਰਥ ਤੇ ਫੇਰ ਅਗੇ ਉਨ੍ਹਾਂ ਅਰਥਾਂ 
ਦੇ ਅਰਥ ਹੋਰ ਵੀ ਵਧੇਰੇ ਦਿਲਚਸਪੀ ਦਾ ਕਾਰਣ ਬਣ ਜਾਂਦੇ ਹਨ । ਨਿਰੁਕਤ ਵਿਚ , 
ਯਾਸਕ ਨੇ ਮਨੁੱਖ ਦੇ ਪ੍ਰਯਾਯਵਾਚੀ ੨੫ ਨਾਮ ਤੇ ਇਸ ਦੀਆਂ ਉੱਗਲਾਂ ਦੇ ੨੨ ਨਾਮ 
ਦਿੱਤੇ ਹਨ, ਪਰ ਉਨ੍ਹਾਂ ਵਿਚੋਂ ਕਿਹੜਾ ਨਾਮ ਕਿੱਥੇ ਵਰਤਣਾ ਜੋਗ ਹੈ, ਇਹ ਗੱਲ 
ਵਿਦਵਾਨਾਂ ਦੀਆਂ ਲੌੜਾਂ ਉਤੇ ਨਿਰਭਰ ਹੈ, ਕਿਉਕਿ ਮਨੁੱਖ ਅਤੇ ਨਰ ਦੇ ਅਰਥ-ਭਾਵ 
ਤੋਂ ਹੀ ਕੁਝ ਫ਼ਰਕ ਪੈਣਾ ਸ਼ੁਰੁ ਹੋ ਜਾਂਦਾ ਹੈ । ਉਹ ਇਸ ਕਰ ਕੇ ਕਿਸਾਰੇ ਹੀ ਸ਼ਬਦਾਂ 
ਦਾ ਸਿਰਜਨ ਤੇ ਉਨ੍ਹਾਂ ਦੀ ਵਰਤੋ” ਕਿਸੇ ਨਾ ਕਿਸੇ ਵਿਸ਼ੇਸ਼ ਭਾਵ ਅਨੁਸਾਰ ਲੋਕ- 
ਪ੍ਰਵਿਤੀ ਨੂੰ ਮੁਖ ਰੱਖ ਕੇ ਹੀ ਹੋਈ ਹੈ । ਕਈ ਸ਼ਬਦ ਰੂਢ ਹੁੰਦੇ ਹਨ ਤੇ ਕਈ ਯੋਗ 


੫ 


੨11 58000 080] ੨।੧0॥ 2। €0੫) 


1੧੨110815009600118।.੦0।) 


੨11 58000 280[1 500 0। €00%__ 


ਰੂੱਢ; ਜਿਵੇ'--ਕੁਮ੍ਰਾਰ (ਕੁੰਭਕਾਰ) ਸਬਦ ਮਿੱਟੀ ਦੇ ਕ੍ਰੰਭ (ਘੜੇ) ਬਣਾਣ ਵਾਲੇ ਦਾ 
ਨਾਂ ਹੈ, ਪਰ ਘੜਿਆਂ ਦੇ ਨਾਲ ਹੀ ਕੁਮ੍ਰਾਰ ਤਾਂ ਮਿੱਟੀ ਦੀਆਂ ਪਿਆਲੀਆਂ, ਚੂਗੜੋ 
ਆਦਿ ਵੀ ਬਣਾਉਂਦਾ ਹੈ, ਫਿਰ ਉਸ ਨੂੰ ਪਿਆਲੀਕਾਰ ਜਾਂ ਚਗੜਾਗਰ ਕੋਈ ਕਿਉ 
ਨਹੀ ਕਹਿੰਦਾ ? ਇਸ ਤੋ ਇਲਾਵਾ ਠਠੇਰੇ ਵੀ ਪਿੱਤਲ ਦੇ ਘੜੇ : ਗਾਗਰਾਂ, ਦੋਹਣੀਆਂ, 

ਗੋਗਾ ਸਾਗਰ ਆਦਿ ਬਣਾਉ'ਦੇ ਹਨ ਤੇ ਨਾਮ ਵੀ ਉਨ੍ਹਾਂ ਦੇ ਅਕਸਰ ਗਾਗਰ ਮੱਲ, 

ਸਾਗਰ ਮੱਲ ਆਦਿ ਹੀ ਹੁੰਦੇ ਹਨ, ਪਰ ਉਹ ਕੁਮ੍ਰਾਰ ਨਹੀ” ਬਣ ਜੱਦੇ । ਇਸੇ ਤਰ੍ਹਾਂ 
ਚਮਾਰ (ਚਰਮਕਾਰ) ਚਮੜੇ ਦਾ ਕੈਮ ਕਰਨ ਵਾਲੇ ਦਾ ਨਾਉ” ਹੈ, ਪਰ ਚਮੜੇ ਦੇ ਕੋਮ 
ਦਾ ਵਪਾਰ ਤਾਂ ਬੂਟ ਵੇਚਣ ਵਾਲੇ ਹੋਰ ਜਾਂਤਾਂ ਦੇ ਲੋਕ ਵੀ ਕਰਦੇ ਹਨ, ਫਿਰ ਉਹ 
ਚਮਾਰ ਕਿਉ” ਨਹੀ' ਕਹੇ ਜਾਂਦੇ । ਏਕਣ ਰੀ ਤ੍ਰਖਾਣ ਤੱਛਕ ਹੋਣ ਕਰ ਕੇ ਗੱਡੇ 
ਗੱਡੀਆਂ ਆਦਿ ਬਣਾਉਂਦੇ ਹਨ ਪਰ ਉਹ ਰਹਿੰਦੇ ਹਨ ਤ੍ਰਖਾਣ ਹੀ, ਗੱਡੀਆਂ ਵਾਂਲੋ 
ਉਨ੍ਹਾਂ ਨੂੰ ਕੋਈ ਨਹੀ" ਕਹਿਦਾ । ਇਸ ਤੋਂ ਮੰਨਣਾ ਪੈਦਾ ਹੈ ਕਿ ਜੋ ਨਾਮ ਕਿਸੇ ਨਿਮਿੱਤ 
ਨਾਲ ਕਿਸੇ ਜਾਤੀ ਦਾ ਟਿਕ ਗਇਆ ਜਾਂ ਉਸ ਨਾਲ ਰੂਢ ਬਣ ਕੇ ਅੱਲ (ਅਖੌਤੀ) 
ਬਣ ਗਇਆ, ਫੇਰ ਉਸ ਦੀ ਵਯੁਤਪੱਤੀ ਚਾਹੇ ਕੁਝ ਹੋਰ ਹੀ ਹੋਵੇ, ਪਰ ਉਸ ਦਾ ਜਨਮ 
ਇਕ ਲੌਕ-ਪ੍ਰਵ੍ਤਤੀ ਤੋ" ਹੋਇਆ ਹੋਣ ਕਰ ਕੇ ਉਸ ਨੂੰ ਉਸ ਜਾਤੀ ਜਾਂ ਵਿਅਕਤੀ ਦੇ 
ਨਾਂ ਨਾਲੋ ਤੋੜਿਆ ਨਹੀ` ਜਾ ਸਕਦਾ । 


2੩ 


ਕਈ ਵੇਰ ਕਿਸੇ ਵਿਅਕਤੀ ਦੇ ਨਾਂ ਨਾਲ ਕੋਈ ਅੱਲ ਪੈ ਜਾਂਦੀ ਹੈ ਜਾਂ ਉਸ 
ਦਾ ਕੋਈ ਉਪਨਾਮ ਟਿਕ ਜਾਂਦਾ ਹੈ ਜਾਂ ਉਸ ਦੀ ਆਪਣੀ ਮਰਜ਼ੀ ਨਾਲ ਹੀ ਟਿਕਾ 
ਲਇਆ ਜਾਂਦਾ ਹੈ, ਪਰ ਫੇਰ ਕੁਝ ਚਿਰ ਪਿਛੋ ਕਿਸੇ ਕਾਰਣ ਨਾ ਪਸੈਦ ਹੋਣ ਤੇ ਉਸ 
ਨੂੰ ਆਪਣੇ ਨਾਂ ਨਾਲੋਂ” ਪਰੇ ਲਾਹੁਣ ਦਾ ਜਤਨ ਕੀਤਾ! ਜਾਂਦਾ ਹੈ ਜੋ ਇਕ ਅਨਹੋਣੀ 
ਜਿਹੀ ਗੱਲ ਬਣ ਜਾਂਦੀ ਹੈ; ਜਿਵੇਂ--ਪੰਜਾਬ ਦੇ ਦੋ ਇਤਿਹਾਸ ਪ੍ਰਸਿੱਧ ਖਾਨਦਾਨੀ ਨਾਮ 
ਹਨ : ਆਹਲੂਵਾਲੀਆ ਅਤੇ ਰਾਮਗੜ੍ਹੀਆ, ਤੇ ਇਹ ਦੋਵੇ ਹੀ ਨਾਮ ਸ਼ੁਰੂ ਵਿਚ ਪਿੰਡ 
ਆਹਲੂ (ਜ਼ਿਲ੍ਹਾ ਲਾਹੌਰ) ਅਤੇ ਰਾਮਗੜ੍ਹ (ਪ੍ਰਸਿੱਧ ਨਾਮ--ਰਾਮ ਰੌਣੀ, ਆੰਮ੍ਰਿਤਸਰ) 
ਦੇ ਵਸਨੀਕ ਹੋਣ ਕਰ ਕੇ ਪਏ ਸਨ । ਹੁਣ ਕੁਝ ਚਿਰ ਤੋ` ਆਹਲੂਵਾਲੀਏ ਪਤਾ 
ਨਹੀਂ ਕਿਉ, _'ਆਹਲੂ' ਸ਼ਬਦ ਲਾਹ ਕੇ ਆਪਣੇ ਨਾਂ ਨਾਲ ਨਿਰਾ 'ਵਾਲੀਆਂ! 
ਸ਼ਬਦ, ਜੋ ਨਿਰਾ ਇਕ ਪ੍ਰਤਯਯ ਜਾਂ ਅੰਤ-ਮਾਤ੍ਰਾ ਹੈ, ਲਿਖਣ ਲੱਗ ਪਏ ਹਨ, ਜਿਸ ਦਾ 
ਪੂਰਾ ਅਰਥ ਕੁਝ ਵੀ ਨਹੀਂ ਬਣਦਾ ਕਿ ਕਿਥੋ ਵਾਲੀਆ : ਗੁੱਜਰਾਂ ਵਾਲੀਆ ਜਾਂ 
ਜੱਸੋਵਾਲੀਆ ? ਭਲਾ ਜੇ ਰਾਮਗੜ੍ਹੀਏ ਵੀ ਇਹੋ ਰੀਸ ਕਰਨ ਲੱਗ ਪੈਣ ਤਾਂ ਹੋਰ 
ਵੀ ਹਾਸੇ ਵਾਲੀ ਗੱਲ ਹੋਵੇਗੀ । 

ਇਹ ਜਾਂ ਅਜਿਹੀਆਂ ਹੋਰ ਲੌਕ-ਪ੍ਰਵ੍ਰਿਤੀਆਂ, ਜਿਨ੍ਹਾਂ ਦੇ ਕਾਰਣ ਇਸ 
ਤਰ੍ਹਾਂ ਲੋਕਾਂ ਦੇ ਉਪਨਾਮ ਟਿਕ ਜਾਂਦੇ ਹਨ, ਏਨੀਆਂ ਪ੍ਰਬਲ ਕਿਉ” ਹਨ ? ਇਸ ਦਾ 


!੧8॥0181॥0੫)6011.201) 


211 58000 2801 5010੧ $। €03 


ਅਨੁਮਾਨ ਆਪ ਇਕੋ 'ਭਾਪਾ' ਸ਼ਬਦ ਤੌ ਲਗਾਂ ਜਕਦੇ ਹੋ । 'ਭਾਪਾ” ਸ਼ਬਦ ਦਾ 
ਸਿੱਧਾ ਸਾਦਾ ਅਰਥ ਹੈ, ਪਿਉ ਜਾਂ ਪਿਤਾ ਜੋ ਅੰਮ੍ਰਿਤਸਰ ਵਿਚ 'ਪ੍ਰਚਲਿਤ ਹੈ, ਪਰ 
ਹੁਣ ਦੇਸ਼ ਦੇ ਵੈਡਵਾਰੇ ਤੋ ਬਾਦ ਇਹ ਸ਼ਬਦ ਨਿਰਾ ਪੋਠੋਹਾਰੀਆਂ ਵਾਸਤੇ, ਜੋ 
ਉਧਰੋਂ ਏਥੇ ਪੂਰਬੀ ਪੰਜਾਬ ਵਿਚ ਆ ਕੇ ਵਸੇ ਹਨ, ਮੱਲੋਜੋਰੀ ਵਰਤਿਆ ਜਾਣ 
ਲੱਗ ਪਇਆ ਹੈ । ਇਸੇ ਕਰ ਕੇ ਲਗ _ਭਗ ਸਾਰੇ ਹੀ ਥਾਵੀਂ' ਹਰੇਕ ਪੋਠੌਹਾਰਨ ਨੂੰ,, 
ਚਾਹੇ ਉਹ ਕੁੜੀ ਹੈਂਵੇ ਜਾਂ ਤ੍ਰੀਮਤ, 'ਭਾਪਣ" ਕਿਹਾ ਜਾਂਦਾ ਹੈ । ਭਾਵੈ ਇਹ ਗ਼ਲਤੀ 
ਹੈ, ਪਰ ਇਹ ਕਿਵੇ' ਦੂਰ ਹੋਵੇ, ਜ਼ਰਾ ਇਹ ਵੀ ਸੋਚਣ ਵਾਲੀ ਗੱਲ ਹੈ । 
ਅਰਥ-ਵਿਸਤਾਰ ਦੀ ਅਗਲੀ ਮੰਜ਼ਲ ਹੈ ਕੁਝ ਵਿਕੋਲਿਤ੍ਰੇ ਸ਼ਬਦ-ਸੈਕੇਤ । ਸੈਸਕ੍ਰਿਤ 
ਵਿਚ ਇਕ ਸ਼ਬਦ 'ਪ੍ਰਗਯਾਚਖਸ਼ੂ' ਹੈ, ਜਿਸ ਦਾ ਸਾਧਾਰਣ ਅਰਥ ਹੈ ਗਕਾਨ ਦੀਆਂ 
ਅੱਖਾਂ ਵਾਲਾ, ਪਰ ਅੰਦਰੂਨੀ ਅਰਥ ਹੈ ਨੇਤ੍ਰ-ਹੀਨ ਅਥਵਾ ਅੰਨ੍ਹਾ । ਏਕਣ ਹੀ ਪੰਜਾਬੀ 
ਵਿਚ ਅੰਨ੍ਹੇ ਨੂੰ ਸੂਰਦਾਸ, ਸੂਰਮਾ ਜਾਂ ਸੂਰਮਾ ਸਿੰਘ ਵੀ ਆਖਦੇ ਹਨ । ਕਿਤਨੇ ਹੀ 
ਸ਼ਬਦ ਅਰਥ-ਵਿਕਾਸ ਵਿਚ ਇਸ ਹੱਦ ਤੋ ਹੋਰ ਵੀ ਅਗੇਰੇ ਵਧ ਜਾਂਦੇ ਹਨ, ਜਿਵੇ” 
ਬਹੁਤ ਸਾਰੇ ਸੈਕੇਤੀ ਸ਼ਬਦ, ਜਿਨ੍ਹਾਂ ਦਾ ਸਿੱਧਾ ਅਰਥ ਤਾਂ ਹੋਰ ਹੁੰਦਾ ਹੈ ਤੇ ਅੰਦਰੂਨੀ 
ਅਰਥ ਕੁਝ ਹੋਰ, ਨਿਹੈਗ ਸਿੰਘਾਂ ਵਿਚ ਬਹੁਤੇ ਪ੍ਰਚਲਿਤ ਹਨ । ਉਨ੍ਹਾਂ ਸ਼ਬਦਾਂ ਨੂੰ 


ਖਾਲਸੇ ਦੇ ਗੜਗੱਜ ਬੋਲੇ ਕਿਹਾ ਜਾਂਦਾ ਹੈ । ਨਿਹੰਗ ਸਿੰਘ ਇਕ ਨੂੰ 'ਸਵਾ ਲੱਖ”, 
ਕਾਣੇ ਨੂੰ 'ਪੰਜ ਅੱਖਾ', ਲਗੇ ਨੂੰ 'ਸੁਚਾਲਾ , ਸੁੱਥਣ ਨੂੰ 'ਦੁਸਾਂਗੀ', ਡੇਲਿਆਂ ਨੂੰ 'ਰੋਹੜ੍ਹ 
ਪ੍ਰਸਾਦ', ਲਾਲ ਮਿਰਚ ਨੂੰ 'ਲੜਾਕੀ', ਤਵੇ ਨੂੰ 'ਵਧਾਵਾ , ਜਨੇਉ ਨੂੰ 'ਜੂਆਂ ਦੀ ਪੀ'ਘ', 


(੧ 


ਰੋਡੇ ਆਦਮੀ ਨੂੰ 'ਸਿਰ-ਗੁੱਮ', ਸ਼ੀਸ਼ੇ ਨੂੰ 'ਦੀਦਾਰਾ' _ਆਦਿ ਕਹਿੰਦੇ ਹਨ, ਜੋ 
ਉਨਾਂ ਲਈ ਇਹ ਬੋਲੇ ਤਾਂ ਸਾਧਾਰਣ ਗੱਲਾਂ ਹਨ, ਪਰ ਆਮ ਲੋਕਾਂ ਲਈ ਹੈਰਾਨੀ 
ਦਾ ਕਾਰਣ ਬਣ ਜਾਂਦੇ ਹਨ, ਕਿਉਂਕਿ ਇਹ ਸ਼ਬਦ ਬਣੇ ਤਾਂ ਕਿਸੇ ਹੋਰ ਨਿਮਿੱਤ' 
ਲਈ ਹਨ, ਪਰ ਅਰਥ ਦਾ ਵਿਸਤਾਰ ਕਰਕੇ ਵਰਤੋ" ਇਨ੍ਹਾਂ ਦੀ ਕਿਸੇ ਹੋਰ ਨਿਮਿੱਤ 
ਨੂੰ ਲੈ ਕੇ ਹੀ ਕੀਤੀ ਜਾਂਦੀ ਹੈ । ਸੋ ਇਸ ਤੋਂ ਪਤਾ ਲਗਦਾ ਹੈ ਕਿ ਅਰਥਾਂ ਦਾ 
ਵਿਕਾਸ, ਵਿਸਤਾਰ ਤੇ ਸੈਕੋਚ ਉਨ੍ਹਾਂ ਦੇ ਇਕ ਤੌਂ” ਅਨੇਕ ਅਰਥਾਂ ਵਿਚ ਲਏ ਜਾਣਾਂ 
ਡੇ ਫੇਰ ਉਨ੍ਹਾਂ ਵਿਚੋਂ ਕਿਤਨੇ ਹੀ ਸ਼ਬਦਾਂ ਦਾ ਕੁਝ ਵਿਸ਼ੇਸ਼ ਅਰਥਾਂ ਵਿਚ ਰੂਢ ਹੋ ਜਾਣਾ 
ਹੈ, ਜਿਵੇ" ਕਿ ਇਨ੍ਹਾਂ ਉਦਾਹਰਣਾਂ ਤੋ" ਸਪਸ਼ਟ ਹੁੰਦਾ ਹੈ । ਰ 


(ਪ) 
ਨਾਮ ਅਥਵਾ ਸੈਗਯਾ ਦੇ ਤਿੰਨ ਭੇਦ ਹਨ:-- (੧) ਨਾਂਵ, (੨) ਪੜਨਾਂਵ 
ਅਤੇ (੩) ਵਿਸ਼ੇਸ਼ਣ । ਕਈ ਵਿਦਵਾਨ ਕਹਿੰਦੇ ਹਨ ਕਿ ਵਿਸ਼ੇਸ਼ਣ ਨਾਂਵ ਪੜਨਾਂਵ 
ਤੋਂ ਇਕ ਅਲੱਗ ਚੀਜ਼ ਹੈ, ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਸ਼ੇਸ਼ਣ ਜਿਥੇ 
ਨਾਂਵ ਦੀ ਹੀ ਵਿਸ਼ੇਸ਼ਤਾ ਪ੍ਰਗਟ ਕਰਦੇ ਹੋਣ ਉਥੇ ਉਹ ਕਈ ਵੇਰ ਸੈਗਯਾ ਦੀ ਥਾਵੇ' 


੭ 


1੧3॥10੧੫15॥0ਗ900੧3।.੦0।। 


ਵਰਤੇ ਵੀ ਜਾਂਦੇ ਹਨ, ਜਿਵੇਂ- 'ਸਿਆਣਿਆਂ ਦਾ ਕਹਿਆ ਮੈਨੋ', 'ਬੁੱਧਿਮਾਨਾਂ ਤੋਂ' ਮੱਤ 
ਸਿਖੋ,” 'ਵੱਡਿਆਂ ਦਾ ਨਿਰਾਦਰ ਨਾ ਕਰੋ” ਆਦਿ । ਇਨ੍ਹਾਂ ਵਾਕਾਂ ਵਿਚ ਸਿਆਣਾ, 
ਬੁਧਿਮਾਨ ਤੇ ਵੱਡਾ ਵਿਸ਼ੇਸ਼ਣ ਹਨ ਜੋ ਨਾਂਵ ਵਜੋ ਏਥੇ ਵਰਤੇ ਗਏ ਹਨ । ਇਸੇ ਤਰ੍ਹਾਂ 
ਕਈ ਵੇਰ ਨਾਵਾਂ ਦੇ ਅੰਤ ਆਂ' ਲਾ ਕੇ ਤੇ ਅੱਗੇ ਵਾਧੂ ਮੂਹ ਆਦਿ ਸ਼ਬਦ ਜੋੜਨ 
ਨਾਲ ਜਾਂ ਕੋਈ ਹੋਰ ਲੋੜੀ'ਦਾ ਸੈਬੋਧਕ ਜੋੜ ਕੇ ਪੁਨਰੁਕਤੀ ਕਰਨ ਤੇ ਉਹ ਨਾਂਵ 
ਵਿਸ਼ੇਸ਼ਣ ਦੀ ਸ਼ਕਲ ਵਿਚ ਵੀ ਬਦਲ ਜਾਂਦਾ ਹੈ, ਜਿਵੇਂ ਣਾਂ ਮੂਹ ਘੀ', 'ਢੇਰਾਂ ਦੇ 
ਢਰ ਕਣਕ” ਆਦਿ । ਕਈ ਪਰਮਾਣ-ਵਾਚਕ ਵਿਸ਼ੇਸ਼ਣ ਇਸੇਤਰ੍ਹਾਂ ਕ੍ਰਿਆ ਵਿਸ਼ੇਸ਼ਣ 
ਬਣ ਜਾਂਦੇ ਹਨ, ਜਿਵੇਂ--ਇਹ ਨਕਸ਼ਾ “ਹੋਰ ਸਿੱਧਾ ਕਰ ਕੇ ਰਖੋ । ਉਹ ਮੇਰਾ 'ਬਹੁਤਾ' 
ਸਨੇਹੀ ਹੈ । ਮੈਂ ਇਸ ਬਾਰੇ 'ਬਹੁਤ' ਸੋਚਿਆ ਆਦਿ । ਏਕਣ ਹੀ ਚੋਰੀ ਤੋ ਚੋਰ, ਠੱਗੀ 
ਤੋਂ ਠੱਗ ਆਦਿ ਸ਼ਬਦ ਇਸੇ ਨਾਂਵ ਤੇ ਵਿਸ਼ੇਸ਼ਣਾਂ ਦੀ ਅਦਲਾ ਬਦਲੀ ਦਾ ਨਤੀਜਾ 
ਨਹੀਂ ਤਾਂ ਹੋਰ ਕੀ ਹੈ ? 

ਵਿਸ਼ੇਸ਼ਣਾਂ ਵਾਂਗ ਹੀ ਕਈ ਨਾਂਵ ਅੰਤ ਵਿਚ ਕੋਈ ਪ੍ਰਤਯਯ ਜਾਂ ਅੰਤਮਾਤ੍ਰਾ 
ਜੋੜਨ ਤੋ ਕ੍ਰਿਆ ਦਾ ਰੂਪ ਧਾਰਣ ਕਰ ਲੈਦੇ ਹਨ, ਜਿਵੇਂ--ਨਜ਼ਮ ਤੋ" ਨਜ਼ਮਾਉਣਾ, 
ਉਧਾਰ ਤੋ ਉਧਾਰਨਾ, ਧ੍ਰਿਕਾਰ ਤੋ" ਧ੍ਰਿਕਾਰਨਾ, ਠੰਢ ਤੋ" ਠੰਢਿਆਉਣਾ” ਗੁਜ਼ਰ ਤੋ” 
ਗੁਜ਼ਰਨਾ, ਬਦਲ ਤੋ ਬਦਲਨਾ, ਦਾਗ਼ ਤੋਂ ਦਗ਼ਾਉਣਾ ਆਦਿ । 


ਅਜਿਹੇ ਅਵਯਯ (ਨਿਪਾਤ), ਜੋ ਕ੍ਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ, ਕ੍ਰਿਆ- 
ਵਿਸ਼ੇਸ਼ਣ ਅਖਵਾਂਦੇ ਹਨ । ਇਹ (੧) ਪ੍ਰਯੋਗ, (੨) ਰੂਪ ਤੇ (੩) ਅਰਥ ਕਰਕੇ ਤਿੰਨ 
ਵਰਗਾਂ ਵਿਚ ਵੇਡੇ ਜਾ ਸਕਦੇ ਹਨ । ਜਿਵੇਂ-ਹੁਣ, ਛੌਤੀ, ਜਿੱਥੇ, ਕਿੱਥੇ ਆਦਿ ਪ੍ਰਯੋਗ- 
ਵਾਚੀ ਕ੍ਰਿਆ ਵਿਸ਼ੇਸ਼ਣ ਹਨ; ਠੀਕ, ਦੂਰ, ਅਚਾਣਕ, ਦਿਨ ਭਰ, ਕ੍ਰਮ ਅਨੁਸਾਰ, ਪੂਰਵਕ, 
ਸਵੇਰ ਤਕ, ਚੁਪ, ਧੀਰੇ, ਚਾਹੇ, ਐਸੇ, ਵੈਸੇ, ਏਥੋਂ ਤਕ, ਉੱਪਰ ਨੂੰ, ਨੀਚੇ ਤਕ, 
ਪਹਿਲਾਂ, ਹੁਣੇ ਆਦਿ ਰੂਪ-ਵਾਚੀ ਅਤੇ ਏਥੇ, ਓਥੇ, ਕਿਥੇ, ਅੱਗੇ, ਪਿੱਛੇ, ਹੇਠਾਂ, 
ਉੱਪਰ, ਅੰਦਰ, ਬਾਹਰ, ਏਧਰ, ਉਧਰ, ਉਰੇ, ਪਰੇ, ਚੁਪਾਸੇ, ਸੱਜੇ ਖੱਬੇ, ਪਰਸੋ', 
ਚੌਥੇ, ਜਦ, ਕਦੇ, ਤੁਰਤ, ਕਦੇ ਕਦਾਈ', ਕੇਵਲ, ਲਗ-ਭਗ, ਅਨੁਮਾਨ, ਅਕਸਰ, “ 
ਬਸ, ਇਤਨਾ, _ਉਤਨਾ, ਥੋਂੜਾ, ਬਹੁਤਾ, ਅਛੋਪਲੇ[ ਆਦਿ ਅਰਥ-ਵਾਚੀ ਸੈਸਕ੍ਰਿਤ ਰ 
ਤੋਂ ਆਏ _ਕ੍ਰਿਆ-ਵਿਸ਼ੇਸ਼ਣ ਵਾਰੇ _ਵਾਰ, ਪਸ਼ਚਾਤ, _ ਵਯਰਥ, ਕਦਾਚਿਤ ਜਾਂ 


੨ 
ਤਦਭਵ ਰੁਪ ਅਜ ਕਲ, ਸਨਮੁਖ ਜਾਂ ਸਾਮ੍ਹਣੇ, ਨਾਲ ਆਦਿ ਅਤੇ ਉਰਦੂ-ਫ਼ਾਰਸੀ 


ਕ੍ਰਿਆ ਵਿਸ਼ੇਸ਼ਣ ਸਹੀ, ਹਮੇਸ਼ਾਂ, ਜਲਦੀ, ਆਖ਼ਰ, ਨਜ਼ਦੀਕ, ਫ਼ੌਰਨ ਆਦਿ ਵੀ ਪੰਜਾਬੀ । 


# ਅਮੀ-ਤਰੋਕ ਨਲ ਆਸ ਪਾਸ ਠੰਢਿਆਉਦੀ । (ਮਹਾਂਬਲੀ), (ਅਵਤਾਰ ਸਿੰਘ ਆਜ਼ਾਦ, ) 


3 ਮੱਲਾਂ ਸੈ ਅਛੋਪਲੇ, ਝਪਟਾਂ ਵਾਂਗੂ ਉਕਾਬ ॥ ,, ਲੇ 9, _ਪੁਨਾ ਸਫ਼ਾ ੫) 


੮ 


੨11 58000 4800 20੧0੧ 2। €03/__________ 1੫੧01੫॥0੫॥001੧8॥.60।। 


ਵਿਚ ਪੰਜਾਬੀ ਕ੍ਰਿਆ ਵਿਸ਼ੇਸ਼ਣਾਂ ਵਾਂਗੁ ਹੀ ਵਰਤੇ ਜਾਂਦੇ ਹਨ । ਵਾਕ-ਰਚਨਾਂ 
ਵਿੱਚ ਅਰਥ-ਵਿਕਾਸ ਦੱਸਣ ਲਈ ਇਨ੍ਹਾਂ ਕ੍ਰਿਆ ਵਿਸ਼ੇਸ਼ਣਾਂ ਦਾ ਇਕ ਵਿਸ਼ੇਸ਼ 
ਸਥਾਨ ਹੈ । 


ਰ (੬) 

ਨਾਮ ਅਤੇ ਆਖਯਾਤ ਤੋਂ ਅੱਗੇ ਲੰਘ ਕੇ ਉਪਸਰਗ (ਆਦਿ ਮਾਤ੍ਰਾ) ਤੇ 
ਨਿਪਾਤ (ਅਵਯਯ) ਵੀ ਸ਼ਬਦ-ਸ੍ਰਿਸ਼ਟੀ ਦੇ ਅਜਿਹੇ ਹੀ ਅੰਗ ਹਨ ਜਿਵੇ ਸ਼ਰੀਰ 
ਵਿਚ ਹੱਡੀਆਂ ਦੇ ਜੋੜ ਹੈਦੇ ਹਨ । ਵਿਆਕਰਣ ਅਨੁਸਾਰ ਅਗੇਤਰ ਪਿਛੇਤਰ ਲੱਗ , ਕੇ 
ਪੰਜਾਬੀ ਸ਼ਬਦਾਂ ਦੇ ਅਣੌਖੇ ਰੂਪ ਬਣਦੇ ਹਨ ਤੇ ਉਨ੍ਹਾਂ ਵਿਚ ਕਿਤਨਾ ਅਰਥ-ਵਿਕਾਸ 
ਹੁੰਦਾ ਹੈ, ਇਸ ਗੱਲ ਦਾ ਪਤਾ ਕੁਝ ਪ੍ਰਮਾਣਾਂ ਤੋਂ ਲੱਗਦਾ ਹੈ ਜੋ ਅਗੇ ਦਿਤੇ ਜਾਂਦੇ ਹਨ । 

ਜਿਵੇਂ-'ਡੈਡਾ' ਇਕ ਸਾਧਾਰਣ ਸ਼ਬਦ ਹੈ, ਪਰ ਜੇ ਇਸ ਦੇ ਨਾਲ ਇਕ 
ਹੋਰ ਡੰਡਾ ਜੋੜ ਕੇ ਦੋਹਾਂ ਦੇ ਅੰਤ 'ਓ' 'ਈ' ਅੰਤ ਮਾਤ੍ਰਾ ਲਾ ਦੇਈਏ ਤਾਂ ਇਸ 
ਤੰਡੋ ਡੰਡੀ ਦਾ ਅਰਥ ਹੋ ਜਾਂਦਾ ਹੈ ਗੁੱਥਮ ਗ੍ੁੱਥਾ ਲੜਾਈ । ਇਸੇ ਦਾ ਦੂਜਾ 
ਸਮਾਨਾਰਥਕ ਸ਼ਬਦ ਪੱਗੋ ਹੱਥੀ ਹੈ। ਮਤਲਬ ਇਸ ਦਾ ਸਾਫ਼ ਲਫ਼ਜ਼ਾਂ ਵਿਚ ਇਹੋਂ ਹੈ ਕਿ 
ਸਬਦਾਂ ਦੇ ਆਦਿ ਜਾਂ ਅੰਤ ਵਿਚ ਉਪਸਰਗ ਅਥਵਾ ਪ੍ਰਤਕਯ ਲੱਗ ਕੇ ਉਸ ਦੇ 
ਅਰਥਾਂ ਵਿਚ ਕਿਸੇ ਰੱਦ ਤਕ ਫਰਕ ਪਾ ਦਿੰਦੇ ਹਨ । ਉਹ ਫਰਕ ਥੋੜਾ ਹੋਵੇ ਜਾਂ ਬਾਹਲਾ, 
ਪੁਰ ਇਸ ਵਿਚ ਸ਼ਬਦ-ਵਿਕਾਸ ਦੀ ਕਰਾਮਾਤ ਮੰਨਣੀ ਹੀ ਪੈਦੀ ਹੈ । ਉਪਸਰਗ, 
ਜਿਨ੍ਹਾਂ ਦਾ ਪੰਜਾਬੀ ਨਾਮ ਆਦਿ ਮਾਤ੍ਰਾ ਹੈ, ਸ਼ਬਦਾਂ ਦੇ ਮੁਢ ਵਿਚ ਲੱਗ ਕੇ 
ਅਰਥ ਵਿਜ਼ੋਸ਼ਤਾ ਪੈਦਾ ਕਰਦੇ ਹਨ ਤੇ ਪ੍ਰਤਰਯ ਜਾਂ ਅੰਤ੍ਰ_ ਮਾਤ੍ਰਾਂ, ਜਿਨ੍ਹਾਂ ਦੀ 
ਗਿਣਤੀ ਨਿਪਾਤਾਂ ਦੇ ਅੰਤਰਗਤ ਹੈ, ਸ਼ਬਦਾਂ ਦੇ ਅੰਤ ਵਿਚ ਲਗਦੇ ਹਨ । 
ਸੈਸਕ੍ਰਿਤ ਵਿਚ ਉਸਰਗ (ਆਦਿ ਮਾਤ੍ਰਾਂ) ਇਹ ਹਨ--ਪ੍ਰ, ਪਰਾ, 4, ਸਮ, ਅਨੁ, 
ਅਵਰ, ਨਿਸ੍‌ , ਨਿਰ੍, ਦੁਸ, ਦਰ੍, ਅਭਿ, ਵਿ, ਸੁ, ਉਤ, ਅਤਿ, ਨਿ, ਪ੍ਰਤਿ, ਪਰਿ, ਅਧਿ, 
ਅਪਿ, ਉਪ, ਅਤੇ ਆ, " ਪੰਜਾਬੀ ਵਿਚ ਭਾਂਵੇ' ਇਹੋ ਹੀ ਉਪਸਰਗ ਵਰਤੇ ਜਾਂਦੇ ਹਨ, 
ਪ੍ਰ ਜ਼ਬਾਨ ਦਾਨੀ ਦੇ ਨੁਕਤੇ ਤੇ` ਕਿਤ ਕਿਤੇ ਕੁਝ ਵਾਧਾ ਘਾਟਾ ਕਰ ਕੇ। ਇਸੇ ਲਈ 
ਇਹ ਹੋਰ ਸ਼ਕਲਾਂ ਅਖਤਿਆਰ ਕਰ ਗਏ ਹਨ ਜਿਵੇ ਕਿ ਕੁਝ ਉਦਾਹਰਣ ਹਨ .-- 


ਪ੍ਰ-ਵਾਧਾ, ਚੜ੍ਹਾਉ ਆਦਿ ਦੱਸਣ ਲਈ । ਜਿਵੇਂ-ਪ੍ਰਬਲ, ਪ੍ਰਤਾਪ, ਪ੍ਰਸਿੱਧ 


ਆਦਿ । 


ਵਿ ੍‌ ਰ 
% ਪੜਧਜਗੇ1 ਜਿਧ ਧੋਗੇ ੧। ੪ । 9੬. ਬਰਕਸ; ਸਿਧੀ ਧੀਗੇ ਤੁਧਯਗ 
੮੩: ਵਧ੍ਰ: ।' (ਕੰਮੁਦੀ) 


੨1 58000 9800 31੧0੧ 2। €103) ੧3॥10815001/6018.601 


ਪਰਾ--ਉਲਟੇ ਅਰਥਾਂ ਵਿਚ । ਜਿਵੇਂ--ਪਰਾਧੀਨ । ੪ ਦੂ 
ਸਮ । ਸਹਿਤ, ਚਗੇਰਾਪਣ ਦਸਣ ਲਈ । ਜਿਵੇਂ--ਸੈਬੈਧ, ਸੈਯੋਗ, ਸਨਮੁਖ, ਰ 
ਸਨ ] ਸੈਸਕ੍ਰਿਤ, ਸੈਸਕਾਰ ਆਦਿ । 
ਅਪ-ਛੁਟੇਰਾਪਨ, ਹੀਨਤਾ ਆਦਿ ਦਾ ਸੂਚਕ । ਜਿਵੈਂ--ਅਪਮਾਨ, ਅਪਜਸ, 
ਅਪਕਾਰ, ਅਪਕਰਮ ਆਦਿ । 
ਹੀ ਨਾਂਹ ਜਾ ਨਿਖੋਧ ਕਰਨ ਲਈ । ਜਿਵੇਂ-- ਅਣ ਬਣ, ਅਣਜਾਣ, 
ਅਨ ]ੱ ਅਣਪੜ੍ਹ, ਅਨਹੋਣੀ, ਅਨਜੋੜ, ਅਨਾਦਰ, ਅਨੌਭੜ ਆਦਿ । 


(( 
<< 


ਅਵ--ਹਾਨੀ ਤੇ ਨਿਰਾਦਰ ਵਾਸਤੇ : ਜਿਵੇਂ--ਅਵਗੁਣ, ਅਵਤਾਰ, ਅਵੱਗਿਆ । 
ਨਿ ] 6 

ਨਿਹ ਇਨਕਾਰ ਜਾਂ _ਨਿਖੇਧ । ਜਿਵੇਂ--ਨਿਸ਼ਫਲ, ਨਿਸਤਾਰਾ. ਨਿਹਕਪਟ, 
ਨਿਸ । ਨਿਰੈਕਾਰ, ਨਿਰਾਕਾਰ, ਨਿਰਗੁਣ, ਨਿਰਧਨ । 


ਦੇ ) ਹੀਨਤਾ, ਨਿੰਦਾ ਦੇ ਅਰਥਾਂ ਵਿਚ । ਜਿਵੇਂ--ਦੁਰਦਸ਼ਾ, ਦੁਰਜਨ, 
ਦੁਰ ] ਦੁਰਗਤ, ਦੁਰਬਲ ਜਾਂ ਦੁਬਲਾ । 
ਅਭਿ--ਇੱਛਾ, ਅਧਿਕਤਾ ਜਾਂ ਵਧੀਕੀ ਵਾਸਤੇ । ਜਿਵੇਂ--ਅਭਿਨੰਦਨ, ਅਭਿਯੋਗ, 
ਅਭਿਮਾਨ ਆਦਿ । 
ਵਿ ਹਰ ਵਿਸ਼ੇਸ਼ਤਾ. ਹੀਨਤਾ, ਭਿੰਨਤਾ ਦੱਸਣ ਲਈ । ਜਿਵੇ'--ਵਿਹਾਰ, ਵਿਸ਼ੇਸ਼, 
ਵਿਰ ] ਵਿਰਲਾਪ, ਵਿਜੋਗ, ਵਿਕਾਰ, ਵਿਪੱਖ, ਵਿਕਰਾਲ ਆਦਿ । 
ਅਧਿ-ਮੁੱਖਤਾ, ਨੇੜੇ ਦਾ ਸੈਬਧ । ਜਿਵੇਂ--ਅਧਿਕਾਰ, ਅਧਿਰਾਜ ਆਦਿ । 
ਸੁ-ਚੰਗਿਆਈ, ਨੌਂਕੀ, ਸ੍ਰੇਸ਼ਟਤਾ, ਸੁਗਮਤਾ ਆਦਿ । ਜਿਵੇ'--ਸੁਜਾਨ, ਸੁਮਤ, 
ਸੁਪੁਤ੍ਰ, ਸੁਪਤਨੀ, ਸੁਗਮ, ਸੁਗੈਧ, ਸੁਪਾਤ੍ਰ, ਸੁਲਪ (ਅਲਪ ਅਹਾਰ ਸੁਲਪ ਸੀ 


ਨਿਦਾਾ...) ਆਦਿ । 
. ਉਤ-ਚੜ੍ਹਾਉ, ਉੱਨਤੀ ਆਦਿ ਲਈ । ਜਿਵੇਂ-- ਉਦੇਸ਼, ਉ੨ਕੌਠਾ, ਉਦੇ, 
ਉਦਾਹਰਣ ਆਦਿ । ਰ 
ਅਤਿ--ਬਹੁਤਾਇਤ, ਚੜ੍ਹਾਉ, ਆਦਿ ਵਾਸਤੇ । ਜਿਵੇ'-- ਅਤਿਕਥਨੀ, ਅਤਿ 
ਗੁਪਤ, ਅਤਿ ਕਾਲ । 


` ਮੈ ਏ ਨਿਖੇਧ ਦੇ ਅਰਥਾਂ ਵਿਚ । ਜਿਵੇਂ-ਮਖੱਟੂ, ਮਛੱਡ, ਮਣਖੱਟੂ, ਮਣਤਾਰੂ 
ਮਣ 6 (ਮੈਂ ਮਣਤਾਰੂ ਤਰਨ ਨ ਜਾਣਾ) ! 


_ਨਿ ਨਿੰਦਾ, ਨਿਖੇਧ ਆਦਿ ਲਈ । ਜਿਵੇਂ--ਨਿਸਫਲ, ਨਿਖੋਧ, ਨਿਯੋਗ, 
ਨਿਰ 1 ਨਿਰਲੱਜ, ਨਿਰਲੌਭ, ਨਿਕਾਸ, ਨਿਕੰਮਾ, ਨਿਰਗੁਣ, ਆਦਿ । 


੧੦' 


੨।1 53000 4800 50101 4। ੬4099 ੧3॥10815000/6018.601। 


ਪ੍ਰਤਿ--ਹਰੇਕ, ਵਿਰੋਧ ਜਾਂ ਮੁਕਾਬਲੇ ਲਈ । ਜਿਵੇਂ- ਪ੍ਰਤਿਨਿਧੀ, ਪ੍ਰਤਿਯੂਲ, 
ਰ ' (ਉਲਟ), ਪ੍ਰਤਿਦਿਨ, ਪ੍ਰਤਿਕਰਮ, ਪ੍ਰਤਿਪਾਦਨ, ਪ੍ਰਤੀਉ ਤਰ, ਪ੍ਰਤਿਵਾਦੀ ਆਦਿ । 
ਰ ਪਰਿ--ਬਹੁਤਾਇਤ, ਸਭ ਪਾਸਿਓ” ਜਾਂ ਜ਼ੋਰ ਦੇਣ ਵਾਸਤੇ । ਜਿਵੇਂ-- ਪਰਿਸ੍ਰਮ, 
ਪਰਿਪੂਰਣ, ਪਰਿਮਾਣ ਆਦਿ । 
ਉਪ--ਸਹਾਇਤਾ, ਨੇੜਤਾ ਆਦਿ ਦੱਸਣ ਲਈ । ਜਿਵੇਂ--ਉਪਕਾਰ, _ਉਪਗ੍ਰਹ 
ਹ ੧ `% ਉਪ ਸਕਤ੍ਰ , ਉਪਨਿਯਮ, ਉਪਮਤ੍ਰੀ, ਉਪਕਾਰ, ਉਪਨਾਮ ਆਦਿ । 
! ਆ--ਹੱਦ, ਖਿੱਚ, ਚੜ੍ਹਾਉ ਆਦਿ ਲਈ । ਜਿਵੇਂ-ਆਗਮਨ, ਆਕਰਖਣੇ ਆਦਿ । 
ਚ ਅ--ਨਿਖੇਧ, ਜਾਂ ਇਨਕਾਰ ਦੇ ਅਰਥਾਂ ਵਿਚ । ਜਿਵੇਂ--ਅਮੋਲ, ਅੰਭਾਵ, ਅਮੌੜ, 
ਹ ਅਗਿਆਨ, ਅਚਲ, ਅਜੋਗ ਆਦਿ । 
ਸ--ਸਹਿਤ ਜਾਂ ਸਮੇਤ ਦੇ ਅਰਥ ਦੱਸਣ ਲਈ । ਜਿਵੇਂ--ਸਚਿਤ੍ਰ, ਸਜੀਵ, ਸਨੇਹ, 
ਸਚੇਤ, ਸਪੁੱਤੀ, ਸਗੁਣ (ਸਰਗੁਣ) ਆਦਿ । 
ਸਤ--ਅੱਛਾਈ, ਸ਼ੁਭ ਆਦਿ ਦੇ ਅਰਥਾਂ ਵਿਚ । ਜਿਵੇਂ--ਸਦਾਚਾਰ, ਸਤਸੈਗ । 
ਕ--ਭੈੜੇ ਜਾਂ ਬੁਰੇ ਅਰਥਾਂ ਅਰਥਾਂ ਵਿਚ । ਜਿਵੇਂ-ਕੁਰੂਪ, ਕੁਪੁਤ੍ਰ, ਕੁਚੀਲ, 
ਕੁਸੈਗੀ, ਕੁਚੱਜਾ ਆਦਿ । ੍ 


ਬੁਰੇ ਜਾਂ ਔਖੇ ਕੌਮ ਲਈ । ਜਿਵੇਂ -ਦੁੱਭਰ, ਦੁਸ਼ਮਨ, ਦੁਸ਼ਵਾਰ, ਦੁਰਬਚਨ 


=ਹੰ ੮. 
।' ਦੁਰਗਤ, ਦੁਰਲੱਭ, ਦੁਰਜਨ ਆਦਿ । 
ਦਰ ] ਰ੍ 
ਬੇ ) ਬਿਨਾ, ਬਗ਼ੈਰ ਆਦਿ ਲਈ । ਜਿਵੇ'--ਬੇ ਪਰਵਾਹ, ਬੇ-ਗ਼ਰਜ਼, ਬੇ ਅੰਤ, 
] ਦਾ ਛੁ 
ਲਾ] ਬੇ-ਕਸ, ਬੇ-ਸ਼ਰਮ, ਬੇ-ਵਕੂਫ਼, ਲਾ-ਪਰਵਾਹ, ਲਾ-ਪਤਾ ਆਦਿ । 


ਪੜ-- ਵਡੱਪਣ ਦੱਸਣ ਲਈ । ਜਿਵੇਂ--ਪੜਦਾਦਾ, ਪੜਦਾਦੀ, ਪੜਪੌਤਾ ਆਦਿ । 
ਪਰਤਯਯ ਅਥਵਾ ਅੰਤ ਮਾਤਤ੍ਰਾਂ 

ਪੰਜਾਬੀ ਵਿਚ ਪੁਤਯਯਾਂ ਅਥਵਾ ਅੰਤ ਮਾਤ੍ਰਾਂ, ਦਾ ਹੀ ਦੂਜਾ ਨਾਮ, ਜਿਵੇ ਕਿ 
ਪਹਿਲਾਂ ਦਸਿਆ ਗਿਆ ਹੈ, ਪਿਛੇਤਰ ਹੈ । ਇਹ ਅੰਤ ਮਾਤ੍ਰਾਂ ਜਿਵੇਂ ਕਿ ਨਾਮ ਤੋ ਹੀ 
ਪ੍ਰਗਟ ਹੈ, ਸ਼ਬਦਾਂ ਦੇ ਅੰਤ ਵਿਚ ਆ ਕੇ ਉਨ੍ਹਾਂ ਦੇ ਅਰਥਾਂ ਵਿਚ ਵਿਸ਼ੇਸ਼ਤਾ ਪੈਦਾ ਕਰਦੀਆਂ 
ਹਨ । ਪੰਜਾਬੀ ਦੀਆਂ ਅੰਤਮਾਤ੍ਰਾਂ ਦੋ ਤਰ੍ਹਾਂ ਦੀਆਂ ਹਨ- (੧) ਧਾਤੂ ਦੇ ਅੰਤ ਵਿਚ ਆਉਣ 
ਵਾਲੀਆਂ ਜਿਨ੍ਹਾਂ ਨੂੰ ਵਿਆਕਰਣਕਾਰਾਂ ਨੇ ਕ੍ਰਿਤ ਅੰਤ ਹੋਣ ਕਰ ਕੇ ਕ੍ਰਿਦੇਤ" ਅਤੇ ਕ੍ਰਿਆ 
ਪ੍ਤਯ੍ਯਾਂ ਦਾ ਨਾਮ ਦਿੱਤਾ ਹੈ, ਤੇ (੨) ਨਾਮ ਦੇ ਅੰਤ ਵਿਚ ਆਉਣ ਵਾਲੀਆਂ ਜੋ ਤੱ ਧਿਤ 


, ਪਰ === ਦਾ 


“ਪੰਜਾਬੀ ਵਿਚ ਕ੍ਰਿਚੰਤ ਦੀ ਬਾਵੇ' ਕਾਰਦੈਂਤਕ ਸ਼ਬਦ ਵਰਤਿਆ ਜਾਂਦਾ ਹੈ । (ਦੇਖੋ, ਦੁਨੀ ਚੰਦ 
ਜ੍ਰਿਤ ਪੰਜਾਬੀ ਭਾਸ਼' ਦਾ ਵਿਕਾਸ) 


੧੧ 


5੨।1 53000 4800 50101 4। ੬4099 1੧8॥00815000/601%1.601। 


ਅਤੇ ਕਾਰਕਾਂਤ ਅਖਵਾਂਦੀਆਂ ਹਨ । ਧਾੜੂਆਂ ਦੇ ਅੰਤ ਵਿਚ ਆਉਣ _ਵਾਲੀਆਂ 
ਅੰਤ-ਮਾਤ੍ਰਾਂ ਸ਼ਬਦਾਂ ਸਮੇਤ ਕਰਮ ਅਨੁਸਾਰ ਇਹ ਹਨ । 
(੧) ਭਾਵ ਵਾਚਕ ਕ੍ਰਿਦੰਤ-- 
ਆਈ--ਚੜ੍ਹ ਤੋ ਚੜ੍ਹਾਈ, ਲੜ ਤੋ ਲੜਾਈ, ਕੁੱਟ ਤੋ` ਕ੍ਰਟਾਈ, ਪੜ੍ਹ ਤੋ ਪੜ੍ਹਾਈ 
ਆਦਿ । 


1 ਚਰ ਕਤ 
ਆਪਾ ] / ਬੁਢੇ ਤੱ` ਬੁਢਾਪਾ, ਜਲੇ ਤੋ ਜਲਾਪਾ ਆਦਿ । 


ਆਉਂ--ਚੜ੍ਹ ਤੋਂ ਚੜ੍ਹਾਉ, ਬਣ ਤੋ' ਬਣਾਉ, ਉੱਤਰ ਤੋ` ਉਤਰਾਉ ਆਦਿ । 
ਣਾ _) ਹੋਣ ਤੋ” ਹੋਣਾ, ਚਲ ਤੋ ਚਲਣਾ, ਜਾਣ ਤੋ ਜਾਣਾ, ਦੌੜ ਤੋ ਦੌੜਨਾ, 
ਨਾ ] ਮਾਰ ਤ` ਮਾਰਨਾ ਆਦਿ। 


। _ਹੋਂਣ ਤੋ ਹੋਣੀ, ਕਰ ਤੋ" ਕਰਨੀ ਆਦਿ । 


ਸਿ 


ਆਵਟ[ ਨ ਮੋਲ ਤੋ" ਮਿਲਾਵਟ, ਦੇਖ ਤੋ” ਦਿਖਾਵਾ ਜਾਂ ਦਿਖਾਵਟ, ਸੋਜ ਤੋਂ ਸਜਾਵਟ 
ਆਵਾ ਚ ਆਦਿ । 
ਆਹਟ--ਖੁਜਲੀ ਤੋਂ` ਖੁਜਲਾਹਟ ਭੜਕ ਤੋ" ਭੜਕਾਹਟ ਆਦਿ । 
(੨) ਕਰਤੀ ਵਾਚ ਕ੍ਰਿਦੰਤ-- 
ਆ--ਭੁਨਣ ਤੋਂ` ਭੜਭੂਜਾ, ਖੁਜ ਤੋ ਖੂਜਾ ਆਦਿ । 
ਈ--ਕਟਾਰ ਤੋ” ਕਟਾਰੀ, ਕੁਹਾੜੇ ਤੋਂ ਕੁਹਾੜੀ ਆਦਿ । 
ਣੀ-ਸੈਘਨ ਤੋ ਸੁਘਣੀ, ਓਢਣ ਤੋ” ਓਢਣੀ, ਛਿਕਣ ਤ` ਨਕਛਿਕਣੀ ਆਦਿ । 


ਲੀ 2... 
ਨੀਂ 


(੩) ਕਰਣ ਵਾਚਕ-- 

ਨੀ--ਸਿਮਰ ਤੋ" ਸਿਮਰਨੀ, ਛਾਣ ਤੋ' ਛਾਣਨੀ, ਕਤਰ ਤੋ ਕਤਰਨੀ ਆਦਿ। 

ਰ੍‌ ਵਿਸ਼ੇਸ਼ਣ 

(੧) ਕਰਤੀ ਵਾਚਕ ਕਿਦੰਤ-- 

ਆਉ--ਟਿਕ ਤੋ ਟਿਕਾਉ, ਕੌਮ ਤੋ` ਕਮਾਉ ਆਦਿ । 

ਆਈ ]) ਰਾ 

'ਆਕਾ ] ਲੜਨ ਕੋ? ਲੜਾਈ, ਸਿ ਆਦਿ । 
ਆਉਣਾ--ਆਦਰ ਤੋ" ਅਦਰਾਉਣਾ । 

'ਅਦਰਾਉੱਦਾ ਮਿਟਕਾਫ਼ ਨੂੰ ਕਿੰਜ ਨ ਉਹ ਸਿਰਤਾਜ । (ਆਜ਼ਾਦ) 

ਆਊ--ਖਾਣ ਤੋ ਖਾਊ, ਖਟਣ ਤੋ ਖਟਾਊ ਆਦਿ । 


੧੨ 


੨11 58000 2800 21੧0॥ 2 6049 ੧3॥10815000/601181.601 


“_ਅਕੜ-ਭੁੱਲ .3' ਭੁਲੱਕੜ, ਬੁੱਝ ਤੋਂ ।ਬੁਝੱਕੜ, ਕੁੱਦ ਤੋਂ ਕੁਦੱਦੜ ਆਦਿ । 
(੨) ਭੂਤਕਾਲਿਕ ਕ੍ਰਿਦੰਤ-- 
6 । ਪੜ੍ਹ ਤੋਂ ਪੜਿਆ, ਖਾਣ ਤੋ` ਖਾਧਾ ਆਦਿ । 
ਇਆ ] ` ॥ 
(੩) ਵਰਤਮਾਨ ਕਾਲਿਕ ਕ੍ਰਿਦੈਤ-- 
ਆ--ਪੜ੍ਹ ਤੋ ਪੜ੍ਹਦਾ, ਚਲ ਤੋ ਚਲਦਾ, ਦੌੜ ਤੱ ਦੌੜਦਾ ਆਦਿ । 
ਇਸੇ ਤਰ੍ਹਾਂ ਅੰਤ-ਮਾਤ੍ਰਾਂ ਦੇ ਕੁਝ ਰਹੋ ਉਦਾਹਰਣ ਵੀ ਹਨ । ਜਿਨ੍ਹਾਂ 
ਨਾਲ ਉਤ, ਉੱਤਰ, ਉੱਗੜਾ ਆਦਿ ਪ੍ਰਤਯੋਯ ਲਗਦੇ ਹਨ । ਜਿਵੇਂ-ਕਲਾਉਂਤ, 
ਜਿਠੁੱਤਰ, ਦਿਰੁੱਤਰ, ਬਚੂਗੜਾ, ਬਿਲ੍ਹੰਗੜਾ, ਕੁਤੂਰਾ, ਕਾਲ ਕਲੂੰਟਾ, ਭਣੋਈਆ, 
ਹਰਨੋਟਾ, ਲਿੰ'ਗੋਟਾ, ਮਰਦਉ, ਰੈਘੜਉ, _ ਭਲਮਨਸਊ, _ਸੜੀਅਲ, ਮਰੀਅਲ, 
ਅੜੀਅਲ, _ਡਰਾਉਣਾ, ਸੁਹਾਉਣਾ, ਢੋ-ਢੁਆਈ, _ਗਾਹ-ਗਹਾਈ, _ ਹਿੰਦੁਸਤਾਨੀ, 
ਈਰਾਨੀ, ਦੁਖਾਂਤ, ਸੁਖਾਂਤ, ਮੁਹਾਂਦਰਾ, ਵਟਾਂਦਰਾ, ਪਚਾਧਾ, ਸਪਾਧਾ, ਜਮਾਂਦਰੂ, 
ਸਿਖਾਂਦਰੂ, ਸ਼ਿਵਾਲਾ, ਅੰਬਾਲਾ _ਫੁਫੇਹਸ, _ਦਦੇਹਸ, _ਜਟੇਟਾ, _ਖਤਰੇਟਾ, ਨੌਟਾ, 
ਦਸਤਗੀਰ, _ਰਾਹਗੀਰ, _ਨੁਕਤਾਚੀਨ, _ ਕਰਮਚਾਰੀ, _ਬ੍ਰਹਮਚਾਰੀ, ਠਾਣੇਦਾਰ, 
ਸੂਬੇਦਾਰ ਆਦਿ । ਰ 


ਨ ਹਿੰਦੀ-ਸਸਕ੍ਰਿਝ ਵਾਂਗ ਹੀ ਪੰਜਾਬੀ ਵਿਚ ਕਿਤਨੇ ਹੀ ਜੁੱਟ ਸ਼ਬਦ ਅਜਿਹੇ ਹਨ, 
` ਜੋ ਨਾਂ ਤਾਂ ਆਦਿ ਮਾੜ੍ਰਾਂ ਦੇ ਸੈਜੋਗ ਨਾਲ ਹੀ ਬਣਦੇ ਹਨ ਤੇ ਨਾਹੀ ਅੰਤ-ਮਾਤ੍ਰਾਂ ਨਾਲ । 
੮ __ ਅਜਿਹੇ ਸ਼ਬਦਾਂ ਨੂੰ ਵਿਆਕਵਣ ਵਿਚ ਸਮਾਸ ਕਿਹਾ ਜਾਂਦਾ ਹੈ । ਸਿਆਹੀ-ਚੱਟ, 
ਮੱਖੀ-ਚੂਸ, ਗਿੱਦੜ-ਕੁੱਟ, ਚੋਰ-ਮਾਰ ਆਦਿ ਸ਼ਬਦ ਇਸੇ ਸ਼੍ਰੇਣੀ ਵਿਚ ਹਨ । ਕਈ 
ਵਾਰ ਕੁਝ ਸਮਾਸੀ ਸ਼ਬਦ ਅਜਿਹੇ ਵੀ ਦੇਖਣ ਵਿਚ ਆਉਦੇ ਹਨ, ਜਿਨ੍ਹਾਂ ਦੇ ਮੂਲ ਸ਼ਬਦ 
ਤਾਂ ਬਿਲਕੁਲ ਸਿੱਧੇ ਪੱਧਰੇ ਹੁੰਦੇ ਹਨ, ਪਰ ਸਮਾਸ ਬਣਨ ਤੇ ਉਸ ਦੇ ਅਰਥ ਕੁਝ ਹਰ 
ਹੀ ਡੂੰਘੇ ਜਿਹੇ ਨਿਕਲ ਆਉਦੇ ਹਨ । ਜਿਵੇਂ--ਚਤੁਰ ਮੁਖ (ਬ੍ਰਹਮਾ), ਮਣਖ 
(ਮਨ ਦੀ ਅਣਖ), ਲਮਢੀ'ਗ (ਇਕ ਬਗਲੇ ਦੀ ਕਿਸਮ ਦਾ ਪੰਛੀ), ਘਟੇ ਸ਼ਾਹ 
(ਮਹਾਂ ਮੂਰਖ) ਤੀਸ ਮਾਰ ਖ਼ਾਨ (ਸ਼ੇਖੀ ਖੋਰ), ਬੁੱਧੂ (ਅਕਲੋ”ਹੀਣਾ), ਕੱਛ ਵਾਲਾ 

(ਸਿੱਖ), ਮੂਰਤੀ ਪੂਜਕ (ਹਿੰਦੂ), ਆਦਿ । 

(੭) 

” ਪ੍ਰਰ੍ਰਿਤੀ ਵਾਂਗ ਜਨ ਸਮਾਜ ਚੂੰਕਿ ਆਦਿ ਕਾਲ ਤੋ ਪਰਿਵਰਤਨਸ਼ੀਲ ਹੈ, ਇਸ 
ਲਈ ਇਸ ਦੀ ਬੋਲ ਚਾਲ ਵਿਚ ਹੇਰ ਫੇਰ ਹੋਣੇ ਵੀ ਕੁਦਰਤੀ ਹਨ । ਅਜਿਹੇ ਹੇਰ ਫੇਰ 


ਉਸਦਾ ਦਾ ਨਸਲ 


੯ ਪਰਸੇ ਖਰ ਸ਼ਿਵ ਪਗ ਜਿਨ੍ਹੇ ਉਸ ਦੀ ਵਖਰੀ ਮਣ੪ਖ । 
( “ਆਜ਼ਾਦ” ਦੇ ਅਣਛਪੇ ਮੰਘਦੂਤ ਵਿਚੋ ) 


੧੩ 


੨11 531000 4801 2110੧ 2। €00% __1੧811018116003960181.੦01। 


ਸਮਾਜ ਦੇਨਾਲ ਹੀ ਕਈ ਵੇਰ ਬੋਲੀ ਉਤੇ ਵਧੇਰੇ ਅਸਰ ਪਾਉ”ਦੇ ਹਨ । ਸਾਡੇਸਾਹਿੱਤਕਾਰ 
ਇਸ ਗਲ ਅਨਜਾਣ ਨਹੀ ਕਿ ਪ੍ਰਾਕ੍ਰਿਤ ਤੋ” ਬਾਦ ਅਪਤ੍ਰੇਸ਼ ਤੇ ਅਪਫ੍ਰੋਸ਼ ਤੋਂ ਬਾਦ 
ਦੇਸੀ ਜ਼ਬਾਨਾਂ ਪੈਦਾ ਹੋ ਕੇ ਸਾਡੀ ਇਸ ਮਾਤ-ਭੂਮੀ ਵਿਚ ਵਧੀਆਂ ਫੁਲੀਆਂ ਰਨ । 
ਸਸਕ੍ਰਿਤ ਬੋਲੀ ਦੇ ਵੀ, ਜਿਹੜੀ ਕਿ ਸੈਸਕਾਰੀ ਹੋਈ ਹੋਣ ਕਰ ਕੈ ਬਦਲ ਨਹੀਂ ਸੀ 
ਸਕਦੀ, _ਕਿਤਨੇ _ਹੀ ਲਫ਼ਜ਼ ਪਹਿਲਾਂ ਹੋਰਵੇਂ` ਲਿਖੋ ਜਾਂਦੇ ਸਨ ਤੇ ਹੁਣ 
ਹੋਰ ਤਰੀਕੇ ਨਾਲ । ਜਿਵੇ ਕਿ ਮਨੂੰ ਸਿਮ੍ਰਤੀ ਵਿਚ ਪੁਰਸ਼ ਦੀ ਥਾਵੇਂ ਪੂਰੂਸ਼, _. 
ਤੈਤਿਰੀਯ ਉਪਨਿਸ਼ਦ ਵਿਚ ਸਿਖਸ਼ਾ ਦੀ ਥਾਵੇ" ਸ਼ੀਖਸ਼ਾ (ਲਗ ਭਗ ੨੦ ਉਦਾਹਰਣ), 

ਪ੍ਰਤਿਮਾਨ ਦੀ ਥਾਵੇਂ ਪ੍ਰਤੀਮਾਨ (ਮਨੁ) ਮਹਾਂਭਾਰਤ ਵਿਚ ਪਰਿਧਾਨ ਦੀ ਥਾਵੇਂ 

ਪਰੀਧਾਨ, ਪਰਿਮਾਣ ਦੀ ਥਾਵੇ ਪਰੀਮਾਣ ਆਦਿ ਹਵਾਲੇ ਮਿਲਦੇ ਹਨ । ਇਸੇ ਹ 
ਤਰ੍ਹਾਂ ਉਰਦੂ-ਫ਼ਾਰਸੀ ਦੇ ਵੀ ਕਿਤਨੇ ਹੀ ਮਤਰੂਕ-ਉਲ-ਅਮਲ ਲਫ਼ਜ਼ ਹੋਰਵੇ ਹੀ ਲਿਖੇ [ 
ਦੇਖਣ ਵਿਚ ਆਉਦੇ ਹਨ । ਜਿਵੇਂ--ਨਬਿਸ਼ਤਨ, ਨਵਿਸ਼ਤਨ; ਅਸਪ, ਅਸਬ; ਜ਼ਰਦੁਸ਼ਤ, (2 
ਜ਼ਰਤਸ਼ਤ; ਕਲਗੀ, ਕਲਗੀ; _ਗਲੌਲਾ, ਗ਼ਲੋਲਾ; ਪੰਜਾਬ, ਫ਼ੋਜਾਬ ਆਦਿ । ਇਸੇ 
ਤਰਾਂ ਕੁਝ ਫ਼ਾਰਸੀ ਸ਼ਬਦ ਅਰਬੀ ਦੇ ਪ੍ਰਭਾਵ ਹੇਠ ਆ ਕੇ ਸ਼ਕਲਾਂ ਵਟਾ ਗਏ ਹਨ, 
ਜਿਵੇਂ --ਪਿਰੋਜ਼, ਫ਼ੀਰੋਜ਼; ਪਾਰਸੀ, ਫ਼ਾਰਸੀ; ਚੀਨ, ਸੀਨ; ਇਤੀਬ, ਇਤਾਬ; ਕਤੇਬ, 
ਕਿਤਾਬ, ਆਦਿ । ਪੰਜਾਬੀ ਵਿਚ ਵੀ ਸੈਸਕ੍ਰਿਤ, ਪਰਾਕ੍ਹਿਤ, ਅਪ੍ਭ੍ਰੇਸ਼, ਅਰਬੀ, 
ਫ਼ਾਰਸੀ ਆਦਿ ਬੋਲੀਆਂ ਵਿਚੋ ਬਦਲ ਕੇ ਆਏ ਅਜਿਹੇ ਸ਼ਬਦਾਂ ਦੀ ਕਮੀ ਨਹੀਂ 
ਹੈ । ਇਸੇ ਤਰ੍ਹਾਂ ਅੰਗ੍ਰੇਜ਼ੀ ਵਿਚੋ ਵੀ ਮੁਸਲਿਨ ਦੀ ਥਾਵੇਂ ਮਲਮਲ, ਲਾਰਡ ਦੀ 
ਬਾਵੇ` ਲਾਟ, ਬੋਟਲ ਦੀ ਥ੍ਹਾਵੇ' ਬੋਤਲ, ਲੈਨਟਰਨ ਦੀ ਥਾਵੇ'` ਲਾਲਟੈਣ, ਲੰ'ਪ ਦੀ ਥਾਵੇ' 
ਲੰਪ, ਸਟੇਸ਼ਨ ਦੀ ਥਾਵੇ' ਟੇਸਣ ਆਦਿ ਅਨੇਕਾਂ ਸ਼ਬਦ ਪੰਜਾਬੀ ਵਿਚ ਆਏ ਹਨ । 


ਪਰ ਇਸ ਤੋ ਇਹ ਮਤਲਬ ਨਹੀਂ ਕਿ ਅਜਿਹੇ ਸ਼ਬਦ ਗ਼ਲਤ-ਫਲਤ 
ਰੁਪ ਵਿਚ ਹੀ ਲਏ ਜਾਣ ਜਾਂ ਜੋ ਸ਼ਬਦ ਸਾਂਗੌਪਾਂਗ ਬਦਲ ਕੇ ਪੰਜਾਬੀਅਤ ਦੀ 
ਸ਼ਕਲ ਹੀ ਅਖਤਿਆਰ ਕਰ ਗਏ ਹਨ, ਜਿਵੇ --ਲਾਲਟੈਣ, ਲਾਟ ਆਦਿ ਉਨ੍ਹਾਂ 
ਨੂੰ ਪ੍ਰਵਾਨ ਹੀ ਨਾਂ ਕੀਤਾ ਜਾਵੇ । ਏਕਣ ਤਾਂ ਪੰਜਾਬੀ ਵਿਚ ਪ੍ਰਾਕ੍ਰਿਤ, ਅਪ੍ਝ੍ਰੇਸ਼ 
ਆਦਿ ਬੋਲੀਆਂ ਵਿਚੋ ਹੋਰ ਵੀ ਸੈਂਕੜੇ ਸ਼ਬਦ ਆਏ ਹਨ, ਜੋ ਪ੍ਰਵਾਨ ਕੀਤੇ ਜਾਂਦੇ 
ਰਹੇ ਹਨ, ਫਿਰ ਇਹ ਲੋ=-ਦਤ ਬਦ ਕਿਉ” ਹੋਵੇ, ਪਰ ਲੇਤ-ਦੇਤ ਇਸ ਸ਼ਰਤ ਤੇ ਹੋਵੇ 
ਕਿ ਅਜਿਹੇ ਬਾਹਤੇ' ਆਏ ਸ਼ਤਟਾਂ ਦੀ ਬਣਤਰ ਮੱਯਾਰ ਤੌ ਬਾਹਰ ਜਾਂ ਬੇਹੂਦਾ ਨਾ ਹੋਵੇ । 
ਪੰਜਾਬੀ ਦੇ ਮੌਜੂਦਾ ਸਾਹਿੱਤਕਾਰ, ਜਿੱਥੋਂ ਤਕ ਮੇਰਾ _ਤਜਰਬਾ ਹੈ, ਇਸ ਨੇਮ ਨੂੰ ਤੁ 
ਆਪਣਾ ਫ਼ਰਜ਼ ਸਮਝ ਕੇ ਅਪਣਾ ਨਹੀਂ ਰਹੇ । ਪ੍ਰਮਾਣ ਦੇ ਤੌਰ ਤੇ ਪਹਿਲਾਂ ਸੁਰਿੰਦਰ ਸਿੰਘ 
ਕੋਹਲੀ ਦਾ ਪੰਜਾਬੀ ਸਾਹਿੱਤ ਦਾ ਇਤਿਹਾਸ ਹੀ ਲਓ । ਉਹ ਸਿੱਧਾਂ ਦੇ ਨਾਮ ਜੜ੍ਹ ਭਰਤ' 
ਹਰੀਸ਼ ਚੋਦ ਆਦਿ ਗ਼ਲਤ ਦਿੰਦਾ ਹੋਇਆ ਖਟ ਚਕ੍ਹਾਂ ਵਿਚੋਂ ਵਿਸ਼ੁੱਧ ਚਕ ਦਾ 
ਨਾਮ _'ਵਿਸ਼ਦ੍ਰਾਖਯ _ਚਕ੍ਹ' ਗ਼ਲਤ ਲਿਖ ਗਿਆ ਹੈ । ਇਸੇ ਤਰ੍ਹਾਂ ਚੌਟੀ ਦਾ 


੧੪: 


51 58000 2800 20੧0੧ 2। €108/_____ _1੧001%੮1031/6010816001 


ਲਿਖਾਰੀ ਸ: ਗੁਰਬਖਸ਼ ਸਿੰਘ ਪ੍ਰੀਤਲੜੀ “ਏਸ਼ੀਆ ਦਾ ਚਾਨਣ'' (੧੯੪੬) 
ਵਿਚ ਯਗਯ ਨੂੰ ਯਜਨਾ, ਸਕ੍ਰ _ ਨੂੰ ਸਾਕਰ, _ਅਭਿਗਯਾ ਨੂੰ _ਅਭਿਜਨਾ (ਤੈ 


ਫੇਰ ਸਾਡੇ ਭਗਵਾਨ ਨੂੰ ਅਭਿਜਨਾ ਦੀ ਪ੍ਰਾਪਤੀ ਹੋਈ...ਸਫ਼ਾ ੧੩੯), ਕੌਡਿਨਯ ਨੂੰ 
ਕੌਦਿਨਯ ਤੇ ਬਾਸਵ ਨੂੰ ਬਸਾਵਾ ਲਿਖਦਾ ਹੈ । ਇਹ ਗ਼ਲਤੀ ਉਸ ਤੋ” 10201 03 
“_.4518 ਚਾ ਅਨੁਵਾਦ ਕਰਦਿਆਂ ਰੋਮਨ ਲਿਪੀ ਲਿਖਿਤ ਸੈਸਕ੍ਰਿਤ ਸ਼ਬਦ $ ੩]7੩ (ਧੜ,) 
407101]03 (ਭਸਿਕ।) ਆਦਿ ਨੂੰ ਗਲਤ ਤਰੀਕੇ ਨਾਲ ਉਲਟਾਉਣ ਕਰ ਕੇ ਹੀ ਹੋਈ 
ਹੈ। ਜੇ ਪਤਾ ਹੁੰਦਾ ਕਿ ਸੈਸਕ੍ਰਿਤ ਵਿਚ 'ਜ' ਤੇ 'ਵ' ਮਿਲ ਕੇ 'ਗਯ' (ਕ) ਇਸ 
ਤਰ੍ਹਾਂ ਬਣਦਾ ਹੈ ਤੇ ਉਸ ਦੀ ਆਵਾਜ਼ 'ਜਨ' ਦੀ ਤਰ੍ਹਾਂ ਨਹੀਂ, ਸਗੋ` 'ਗਯ ਦੀ ਤਰ੍ਹਾਂ 
ਹੁੰਦੀ ਹੈ ਤਾਂ ਇਹ ਗ਼ਲਤੀ ਹੋਣੀ ਸੈਭਵ ਨਹੀ ਸੀ । ਪਰ ਇਹ ਗ਼ਲਤੀ ਕੇਵਲ ਸ: 
ਗੁਰਬਖਸ਼ ਸਿੰਘ ਤੋਂ ਹੀ ਨਹੀਂ, ਹੋਰ ਪੰਜਾਬੀ ਲਿਖਾਰੀਆਂ ਤੋਂ” ਵੀ ਹੁੰਦੀ ਰਹਿੰਦੀ ਹੈ । 
ਜਿਵੇਂ--ਕਈ ਪ੍ਰਾਗੌਯ ਨੂੰ ਪ੍ਰਜਨਾ ਤੇ ਵਿ ਵੇਕਾਨੰਦ ਦੇ ਗਜਾਨ ਯੋਗ ਨੂੰ ਜਨਾਨਾ ਯੋਗ ਹੀ 
ਲਿਖਦੇ ਹੀ ਰਹਿੰਦੇ ਹਨ । ਭਵਿਖ ਵਿਚ ਇਹ ਗ਼ਲਤ ਤਰੀਕਾ, ਜੋ ਸ਼ਬਦ-ਸਿਰਜ& ਦੇ 
ਰਾਹ ਵਿਚ ਔਕੜ ਹੈ, ਦੂਰ ਹੋਣਾ ਚਾਹੀਏ । 


(ਤੀ 
ਇਹ ਤਾਂ ਹੋਏ ਸਾਡੇ ਪੰਜਾਬੀ ਅਨੁਵਾਦਕਾਂ ਜਾਂ ਲਿਖਾਰੀਆਂ ਦੇ ਲਫ਼ਜ਼ੀ 
ਨੁਕਸ, ਹੁਣ ਬਾਕੀ ਰਹੀਆਂ ਨਵੀਆਂ ਪੁਰਾਣੀਆਂ ਸੈਕੇਤ ਸ਼ਬਦਾਵਲੀਆਂ ਤੇ ਉਨ੍ਹਾਂ 
ਦੀ ਘਾੜਤ ਦਾ ਸਵਾਲ । ਜਿਨ੍ਹਾਂ ਸਜਣਾਂ ਨੇ ਪਾਣਿਨੀ ਦਾ ਸੈਸਕ੍ਰਿਤ ਵਿਆਕਰਣ 
੧ ਪੜ੍ਹਿਆ ਹੈ, ਉਹ ਜਾਣਦੇ ਹਨ ਕਿ ਸਾਡੇ ਦੇਸ਼ ਵਿਚ ਕ੍ਰਝ ਸ਼ਬਦ-ਸ਼ਾਸਤ੍ਰ ਦੇ ਸੈਕੇਤ 
ਪਹਿਲਾਂ ਤੌਂ ਹੀ ਪ੍ਰਚਲਿਤ ਸਨ, ਜਿਵੇ'- 


#% 


ਅਕ੍-ਅ ਇਉ ਣਰੀਲ੍ਹਿਕ ਕ੍। 

ਅਣ-ਅ ਇ ਉਣਤ। 

ਅਚ-ਅ ਇ ਉ ਰਿ ਲਿ੍‌ ਏ ਐ ਅ ਆਦਿ ਪ੍ਰਤਯਾਹਾਰ । 
ਸ਼ੀ ਕਮਿਲ ਦੇਵ ਦ੍ਰਿਵੇਦੀ ਦੇ ਕਥਨ ਅਨੁਸਾਰ ਗੁਪਤ ਕਾਲ ਦੇ ਸਿਲਾ ਲੇਖਾਂ ਵਿਚੋਂ 
ਵੀ ਅਜਿਹੇ ਸ਼ਬਦ-ਸੈਕੇਤਾਂ ਦੇ ਕੁਝ ਉਦਾਹਰਣ ਮਿਲਦੇ ਹਨ । ਜਿਵੇ'--ਵਦੀ ਤੇ ਸੁਦੀ 
ਨਾਮਕ ਮਹੀਨੇ ਦੇ ਦੋਵੇ ਪੱਖ “ਬਹੁਲ ਪਖਸ਼ ਦਿਵਸ” ਤੇ “ਸ਼ੁਕਲ ਪਖਸ਼ ਦਿਵਸ" ਦੇ 


<< - 


ਸੈ ਲਕੀਰਾਂ ਵਾਲੇ ਅੱਖਰਾਂ ਨੂੰ ਮਿਲਾ ਕੇ ਬਣੇ ਹਨ । (ਦੇਖੋ, ਅਰਥ _ਵਿਗਯਾਨ ਔਰ 
ਵਯਾਕਰਣ ਦਰਸ਼ਨ, ੧੨੭) ਜੇ ਇਨ੍ਹਾਂ ਸ਼ਬਦਾਂ ਦੀ ਰੋਸ਼ਨੀ ਵਿਚ ਪੜਤਾਲ ਕੀਤੀ 
ਜਾਵੇ ਤਾਂ ਫੇਰ ਵਰਤਮਾਨ ਸਮੇ ਵਿਚ ਪੈਪਸੂ _(ਪਟਿਆਲਾ ਐੱਡ ਈਸਟ ਪੰਜਾਬ 
ਸਟੇਟਸ ਯੂਨੀਅਨ ਦਾ ਸੇਖੇਪ) ਅਤੇ ਯੂਨੈਸਕੋ (0430660 ਹ4401015 €੧੦. ਦਾ 
ਸੈਖੋਪ) ਇਹ ਦੋਵੇ" ਸ਼ਬਦ ਕਿਵੇ` ਬਣੇ, ਇਸ ਗੱਲ ਦਾ ਰਹੱਸ ਸਹਿਜੇ ਹੀ ਸਮਝ ਵਿਚ 


੧੫ 


੨11 58000 4801 2110੧ 2। €00% 1੧31081510/600118॥.601) 


ਆ ਜਾਵੇਗਾ । ਅਸਲ ਵਿਚ ਸੈਸਕ੍ਰਿਤ ਦੇ ਸੂਤ੍ਰ ਗ੍ਰੰਥਾਂ ਦੀ ਰੀਸੋ ਰੀਸ ਭਾਰਤ ਵਿਚ ਹੂ 
ਅਜਿਹੇ ਮੈਕੇਤ ਆਦਿ ਕਾਲ ਤੋ" ਬਣਦੇ ਹੀ ਚਲੋਂ ਆਏਂ ਹਨ, ਜਿਵੇ ਕਿ ਸੈਸਕ੍ਰਿਤ 

ਅਪੌਤਾਂ ਵਿਚੋਂ ਇਕ ਅਜਿਹੇ ਹੀ ਸੈਕੇਤੀ ਸਬਦ 'ਅਪ੍ਰਸ਼ਿ' ਦਾ ਉਦਾਹਰਣ ਮਿਲਦਾ ਹੈ । 

ਇਹ ਸੈਕੇਤ ਕਿਸੇ ਕਵੀ ਨੇ, ਜੋ ਆਪਣੇ ਹੀ ਲਾਲਚੀ ਦੌਸਤ ਦੇ ਹੱਥੋਂ ਕਤਲ ਹੋ 

ਰਹਿਆ ਸੀ, ਸੈਦੇਸ਼ ਦੀ ਸ਼ਕਲ ਵਿਚ ਆਪਣੀ ਮਾਤਾ ਪਾਸ ਭੇਜਿਆ ਸੀ । ਅਗੇ ਇਸ __? 

ਨੰ ਵਾਚ ਕੇ ਅਰਥ ਦੱਸਣ ਵਾਲਾ ਵੀ ਉਤਨਾ ਹੀ ਅੱਛਾ ਵਿਦਵਾਨ ਸੀ ਜਿਸ ਕਰਕੇ 


== 


ਉਹ ਕਾਤਲ, ਜਿਸ ਨੇ ਆਪਣੇ ਦੌਸਤ ਨੂੰ ਮਾਰਿਆ ਸੀ, ਪਤਾ ਲੱਗਣ ਤੇ ਫੜਿਆ 
ਗਇਆ ਤੇ ਸਜ਼ਾ ਦਾ ਭਾਗੀ ਬਣਿਆ । ਉਸ ਸੈਕੇਤੀ ਸ਼ਬਦ ਦੇ ਅੱਖਰ ਜੋੜ ਕੇ ਜੋ 
ਸ਼ਲੌਕ ਬਣਿਆ ਉਹ ਇਹ ਹੈ=- 
ਅਨੇ ਨ ਤਵ ਪੁਤ੍ਰਸਜ ਪ੍ਰਸੁਪਤਸਯ ਵਨਾਂਤਰੇ । ੍‌ = 
ਸ਼ਿਖਾਮਾਰੁਹਕ ਪਾਦੇਨ ਖੜਗੇਨ ਨਿਹਤ; ਸ਼ਿਰ: । 
ਰ੍ ਅਰਥਾਤ--ਇਮ ਕਾਤਲ ਨੇ ਤੇਰੇ ਪੁਤ੍ਰ ਦਾ, ਜੋ ਜੋਗਲ ਵਿਚ ਸੋ ਰਹਿਆ 
ਸੀ, ਚੋਟੀ ਉਤੈ ਪੈਰ ਰੱਖ ਕੇ ਤਲਵਾਰ ਨਾਲ ਸ਼ਿਰ ਕੱਟ ਦਿੱਤਾ ਹੈ । 


ਪੰਜਾਬੀ ਵਿਚ ਵੀ ਇਹ ਸੈਕੇਤੀ ਸ਼ਬਦ ਬਣਾਣ ਦੀ ਪ੍ਰਵਿ੍‌ਤੀ ਸੈਸਕ੍ਰਿਤ ਦੀ 
ਰੀਸੋ ਰੀਸ ਅਜੇ ਤਕ ਪਾਈ ਜਾਂਦੀ ਹੈ, ਜਿਵੇਂ=-ਕੇਹਰ ਸਿੰਘ 'ਕਸ'_ (ਮਲਾਇਆ), 
ਜਸਵੈਤ ਸਿੰਘ ਜਸ (ਜਲੰਧਰ) ਦੇ 'ਕਸ' ਤੇ 'ਜਸ' ਸ਼ਬਦ, ਜੋ ਇਨ੍ਹਾਂ ਨਾਮਾਂ ਦੇਹੀ _ 2 
ਸੈਖੇਪ ਹਨ, ਦੇਖਣ ਵਿਚ ਆਉਦੇ ਹਨ । ਪਰ ਜੇ ਕੋਈ 'ਭ' ਅੱਖਰ ਦੇ ਨਾਂ ਵਾਲਾ ਨ 
ਸਿੰਘ ਵੀ ਇਜੇ ਤਰ੍ਹਾਂ 'ਭਸ' ਸੈਕੇਤ ਘੜ ਕੇ ਆਪਣੇ ਨਾਂ ਦੇ ਨਾਲ ਜੋੜ ਲਵੇ ਤਾਂ ਉਹ 
ਹਾਜੋ ਹੀਣਾ ਹੋਵੇਗਾ । ਰਤ 

ਅਜ ਕਲ ਦੇ ਸ਼ਬਦ-ਸੈਕੇਤ, ਜੋ ਦੇਸ਼ ਦੇ ਆਜ਼ਾਦ ਹੋਣ ਤੇ ਅੰਗ੍ਰੇਜ਼ੀ ਦੀ 
ਥਾਵੇ'ਹਿੰਦੀ-ਪੰਜਾਬੀ ਆਦਿ ਨੂੰ ਪ੍ਰਧਾਨਤਾ ਦੇਣ ਲਈ, ਸਾਡੇ ਵਿਦਵਾਨਾਂ ਨੇ ਜਤਨ 
ਕਰ ਕੇ ਤਿਆਰ ਕੀਤੇ ਹਨ, ਸ਼ਬਦ ਸਿਰਜਨ ਦੀ ਸਮੱਸਿਆ ਨਾਲ ਖ਼ਾਸ ਤੌਰ ਤੇ ਗਹਿਰਾਂ 
ਸੈਖਧ ਰਖਦੇ ਹਨ । ਪ੍ਰਿੰਸੀਪਲ ਤੇਜਾ ਸਿੰਘ ਜੀ ਸੁਰਗਵਾਸੀ, ਜੋ ਇਸ ਮੁਹਿਮ ਦੇ ਮੋਢੀ 
ਤੇ ਸੈਚਾਲਕ ਸਨ, ਆਪਣੀ ਪੁਸਤਕ “ਪੰਜਾਬੀ ਕਿਵੇ ਲਿਖੀਏ ?'' ਦੇ ਅੰਤ ਵਿਚ 
ਇਕ ਮੈਕੇਤਕਾਰ ਦੇ ਰੂਪ ਵਿਚ ਚੈਗੇ ਉਘੜਦੇ ਹਨ । ਇਸੇ ਤਰ੍ਹਾਂ ਪ੍ਰ ਸੈਤ ਸਿੰਘ ਸੇਖੋਂ, 
੩ ਸ. ਭਗਤ ਮਿੰਘ ਆਦਿ ਨੇ ਵੀ ਆਪਣੀਆਂ ਪੁਸਤਕਾਂ 'ਸਾਹਿਤਿਆਰਥ ਤੇ 'ਅਗ੍ਰੇਜ਼ੀ- ਸਿ 
ਪੰਜਾਬੀ ਕਾਨੂੰਨੀ ਕੋਸ਼ ਵਿਚ ਕੁਝ ਅਜਿਹੇ ਸ਼ਬਦ-ਸੈਕੇਤ, ਜੋ ਐਗ੍ਰੇਜ਼ੀ ਟਰਮਾਂ ਦੇ ਹੰ ॥ 
ਅਨੁਵਾਦ ਹਨ, ਦਿੱਤੇ ਹਨ । ਪਰ 1001੧੦॥॥੧ (ਕਿਤਾਬੀ ਕੀੜਾ) ਦੀ ਥਾਵੇ' ਘੌਟੂ, 
(11616150 (ਆਲੋਚਨਾ) ਦੀ ਥਾਵੇ' ਪੜਚੋਲ, &0060038 ਤੇ /8707€1101% 
ਦੀ ਥਾਵੇ' ਇਕੋ ਸੈਕੇਤ ਜ਼ਮੀਮਾ, &6116010੬੯ (ਪੁਤਾਤਤ੍ਰ) ਦੀ ਥਾਵੇਂ ਪੁਰਾ ਖੋਜ, 


੨11 58000 2800 2੧0੧ 2। €103) 


_81100016108/6001181.60। 


-<=-=--=== ਕਲ" - -ਲਲ<- 


%,$% 


ਇ-' 


 । 


ਇੱ 


_ ਲਗ 211 58000 080] 50101 ਹ। €0% 


ਖੁਰਾ ਖੇਹ, ਥੇਹ ਵਿਗਿਆਨ, ਪੁਰਾ ਸਾਰੀ ਵਿਦਿਆ, ੬੦੮੦5 ਦੀ ਥਾਵੇ' 
ਇਤਿਹਾਸਕ ਲਿਖਤਾਂ, ਪੁਰਾਣੀਆਂ ਲਿਖਤਾਂ, ਕੇਪਾਜ਼ੀਟਰ ਦੀ ਥਾਵੇ` ਜੋੜਕਾਰ, ਸਾਈਕਲੋ- 
ਸਟਾਈਲ ਦੀ ਥਾਵੇਂ ਭੜਖੂ ਛਾਪ, ਕਯੂਨੀਫਾਰਮ (ਕੀਲਾਖਰ) ਦੀ ਥਾਵੇਂ ਚਪਰ ਲਿਖਤ 
ਜਾਂ ਚਪਰੇਲਾ, ਪ੍ਰੋਗ੍ੈਸਿਵ (ਅਗਾਂਹ-ਵਧੂ) ਦੀ ਥਾਵੇ` ਅਗਰਗਾਮੀ, ਰੇਟਰੋਗ੍ਰੋਸਿਵ (ਪਿਛਾਂਹ- 
ਖਿੱਰੂ) ਦੀ ਥਾਵੇ' ਪਰਤਗਾਮੀ (ਅਗਰ਼ਗਾਮੀ ਦਾ ਉਲਟ) ਆਦਿ ਸ਼ਬਦ-ਸੈਕੇਤ, ਜਿਨ੍ਹਾਂ 
ਵਿਚ ਇਕਸਾਰਤਾ ਦੀ ਅਣਹੋਂਦ ਹੈ, ਕਿਵੇ“ ਠੀਕ ਹਨ ਤੇ ਉਹ ਵੀ ਇਕ ਸ਼ਬਦ ਦੇ 
ਇਕੋ ਜਿਹੇ ਬਹੁਤੇ ਸੈਕੇਤ, ਇਹ ਜ਼ਰਾ ਗੈਭੀਰਤਾ ਨਾਲ ਸੋਚਣ ਵਾਲੀ ਗੱਲ ਹੈ । 

ਮੋਰੀ ਜਾਚੇ ਸ਼ਬਦ-ਸੈਕੇਤ ਉਹੋ ਠੀਕ ਹੁੰਦੇ ਹਨ ਜੋ. ਅਨੁਵਾਦ ਰੂਪ ਉਸਾਰੀ 
ਕਰਦਿਆਂ ਕਿਸੇ ਵੀ ਇਬਾਰਤ ਵਿਚ ਚੋਗੀ ਤਰ੍ਹਾਂ ਫ਼ ਆ ਸਕਣ । ਉਹ ਸ਼ਬਦ-ਸੈਕੇਤ 
ਪੂਰੇ ਪੂਰੇ ਸਾਰਥਕ ਤੇ ਕਿਸੇ ਇਕ ਮਜ਼ਮੂਨ ਲਈ ਇਕੋ ਅਰਥ ਰੱਖਣ ਵਾਲੋਂ ਹੋਣੇ ਹੋਰ ਵੀ 
ਜ਼ਰੂਰੀ ਹਨ । ਜੋ ਸ਼ਬਦ-ਸੈਕੇਤ ਦੁਅਰਥੇ, ਅਨੇਕ-ਅਰਥੇ ਅਥਵਾ ਨਿਰਾਰਥਕ ਜਾਂ _ਸੈਦੇਹ 
ਜਨਕ ਹੋਣ ਤੇ ਭੱਠੇ ਦੀਆਂ ਤਿੜਕ ਇੱਟਾਂ ਵਾਂਗੂ ਕੈਧ ਦੀ ਉਸਾਰੀ ਵਿਚ ਨੁਕਸ ਪੈਦਾ 
ਕਰ ਦੇਣ ਉਨ੍ਹਾਂ ਤੋਂ ਕਿਸੇ ਵੀ ਕਾਰੀਗਰ ਦੀ ਬਣਾਈ ਹੋਈ ਇਮਾਰਤ ਹੁਨਰੀ 
ਕਿਰਤ ਨਹੀ ਕਹੀ ਜਾ ਸਕਦੀ । ਜਿਵੇ'--ਪ੍ਰਮਾਣ ਵਜੋ“ ਮੈਂ` ਏਥੇ ਪੰਜਾਬ ਸਟੇਟਾਂ 
ਅਰਕਾਈਵਜ਼ ਮੋਤੀ ਬਾਗ ਪਟਿਆਲਾ ਦੇ ਫੱਟੇ ਦੀ ਇਕ ਲਿਖਤ ਪੇਸ਼ ਕਰਦਾ ਹਾਂ । 
ਉਸ ਈ ਪੰਜਾਬੀ ਲਿਖਤ ਹੈ--''ਪੰਜ਼ਾਬ ਰਾਜ ਪੁਰਾ ਲੇਖ ਭਵਨ”? ਅਰਥਾਤ ਪੰਜਾਬ 
ਦੇ ਰਾਜ (ਰਿਆਸਤ) ਢੇ ਪੁਰਾਣੇ ਲੇਖਾਂ (ਲਿਖਤਾਂ) ਦਾ ਘਰ, ਪਰ ਪੜ੍ਹਨ ਵਾਲੇ ਨੂੰ 
ਭੁਲੇਖਾ ਲਗਦਾ ਹੈ ਰਾਜ ਪੁਰਾ (ਪਟਿਆਲਾ ਦੇ ਨੇੜੇ) ਦੀਆਂ ਲਿਖਤਾਂ ਦਾ ਭਵਨ 
ਅਥਵਾ ਘਰ । ਇਸ ਲਈ ਇਸ _ ਨਵੀ ਸ਼ਬਦ-ਸ੍ਰਿਸ਼ਟੀ ਵਲ ਜੇ ਪੰਜਾਬੀ ਦੇ 
ਲਿਖਾਰੀ __ਉਚੇਚੇ ਤੌਰ ਤੇ ਧਿਆਨ ਦੇਣ ਤਾਂ ਇਹ ਭਵਿੱਖ ਵਿਚ ਸਾਡੇ ਲਈ 
ਹੋਰ ਵੀ ਵਡੇ ਮਾਣ ਵਾਲੀ ਗੱਲ ਹੋਵੇਗੀ । 


੧੭ 


ਅਲ 
1੧॥੧01੫1£0036018।.60।) ਸੱ 


ਇਾਭ੬!। 52111 1311 5॥10। .। ।॥੫) 1(8101315॥09/601810ੀ 


